71715 


ਜੂਨ 1983 (ਅਔਕ 37) 


ਸਪਾਦਕ: ਗੁਰਸ਼ਰਨ ਸਿੰਘ (1929-2011) 


ਇਹ ਪੀ ਡੀ ਐਫ ਫਾਈਲ ਸੁਖਵੰਤ ਹੁੰਦਲ ਨੇ ਆਪਣੇ ਪਿਤਾ ਸਿਵਦੇਵ ਸਿੰਘ ਹੁੰਦਲ ਅਤੇ ਮਾਤਾ ਹਰਬੰਸ ਕੌਰ ਹੁੰਦਲ ਦੀ 
ਯਾਦ ਵਿੱਚ ਤਿਆਰ ਕੀਤੀ। 


ਸ੍ਰੋਤ: ਕੁਲਵਿੰਦਰ ਦੀ ਨਿੱਜੀ ਲਾਇਬ੍ਰੇਰੀ ਵਿੱਚੋਂ। 


ਜੂਨ 1983 


ਸੈਖਾਦਕੀ : 


ਸਾਡੇ ਕਿਸਾਨਾਂ ਨੇ ਹਰ ਸਾਲ ਵਾਂਗ ਆਪਣਾ ਫਰਜ਼ ਨਿਭ' ਦਿੱਤਾ ਹੈ । ਪਹਿਲਾਂ ਸਮੋ ਸਿਰ ਮੀ'ਹ ਨਾ 
ਪੌਣ ਤੇ ਅਤੇ ਫੇਰ ਬੇਵਕਤਾ ਮੀ'ਹ ਅਤੇ ਗੜ੍ਹਾ ਮਾਰ ਹੋਣ ਤੇ ਵੀ ਠਿਸਾਨਾਂ ਨੇ ਰੀਕਾਰਡ ਖੌਤੀ ਕੀਤੀ ਹੈ । ਇਸਤ` 
ਵੱਧ ਉਹ ਕਰ ਵੀ ਕੀ ਸਕਦੇ ਹਨ ? ਪਰ ਕੀ ਉਹਨਾਂ ਦੀ ਹਾਲਤ ਸ੍ਧਰੇਗੀ ? ਕੀ ਉਹਨਾਂ ਦੀ ਰਹਿਣੀ ਬਹਿਣੀ 
ਵਿਚ ਕੋਈ ਫਰਕ ਘਟੇਗਾ ? ਕੀ ਉਹਨਾਂ ਦੇ ਪਿੰਡ ਸੋਹਣੇ ਬਣਨਗੇ ? ਕੀ ਉਹਨਾਂ ਦੇ ਪਿੰਡਾਂ ਵਿਚ ਚੰਗੇ ਸਕੂਲ, 
ਚੰਗੇ ਹਸਪਤਾਲ, ਚੋਗਾ ਪੀਣ ਦਾ ਪਾਣੀ, ਪੱਕੀਆ ਗਲੀਆਂ, ਪਾਣੀ ਦੇ ਨਿਕਾਸ ਲਈ ਨਾਲੀਆਂ, ਰਾਤ ਨੂੰ ਗੱਲੀਆਂ 
ਵਿਚ ਠੀਕ ਰੌਸ਼ਨੀ, ਰੂੜੀ ਦੇ ਢੇਰਾਂ ਵੱਲੋਂ ਸਫਾਈ, ਮੱਖੀ ਮੱਛਰ ਨੂੰ ਮਾਰਨ ਲਈ ਦਵਾਈਆਂ ਦਾ ਛਿੜਕਾ ਜਾਂ ਹੋਰ 
ਆਧੁਨਿਕ ਸਹੁਲਤਾਂ ਦੀ ਆਸ ਕੀਤੀ ਜਾ ਸਕਦੀ ਹੈ? ਕੀ ਪਿੰਡਾਂ ਵਿਚ ਰਹਿ ਰਹੇ ਲੌਕ ਆਸ ਕਰ ਸਕਦੇ ਹਨ 
ਕਿ ਉਹਨਾਂ ਦੇ ਪਿੰਡਾਂ ਵੱਲ ਆਉ'ਦੀਆਂ ਸੜਕਾਂ ਚੰਗੀਆਂ ਹੋਣਗੀਆਂ, ਉਹਨਾਂ ਤੇ ਚੰਗੀਆਂ ਬੱਸਾਂ ਚਲਣਗੀਆਂ 
ਜਿਹੜੀਆਂ ਵੱਕਤ ਦੀ ਵੀ ਪਾਬੈਧੀ ਨਿਭਾਉਣਗੀਆ ? ਮੌਜੂਦਾ ਹਾਲਤਾਂ ਵਿਚ ਜਵਾਬ ਸਾਫ਼ ਹੈ ਕਿ ਇਹੋ ਜਿਹੀ 
ਕਿਸੇ ਸਹੂਲਤ ਦੀ ਵੀ ਨੇੜੇ ਦੇ ਭਵਿਖ ਵਿਚ ਕੋਈ ਆਸ ਨਹੀਂ” । 


_ੰ₹%੬ ” ਇਹ ਸਚਾਈ ਜਾਣਦਿਆਂ _ਹੋਇਆਂ ਅੱਗੇ ਇਹ ਵੀ_ ਸਚਾਈ ਜਾਣ ਲਈ ਕਿ ਹਿੰਦੋਸਤਾਨ ਦੀ 


ਈ ਹੈ । ਕਿਸਾਨ ਦੀ ਕਣਕ 150/- ਕਵਿੰਟਲ ਚੁੱਕਕੇ ਸਰਕਾਰ ਨੇ ਇਸਨੂੰ ਹੋਰਨਾਂ ਥਾਵਾਂ ਤੇ 350/- 
। ਮੰਡੀਆਂ ਵਿਚ, ਫੂਡ ਕਾਰਪੋਰੇਸ਼ਨਾਂ ਵਿਚ ਲੱਖਾਂ ਲੌਕਾਂ ਦਾ ਰੁਜ਼ਗਾਰ ਸਿਰਫ਼ ਕਿਸਾਨ ਦੀ ਖੇਤੀ ਉਤੇ 
ਹੈ । ਇਹ ਸਭ ਕੁਝ ਹੁੰਦਿਆਂ ਹੋਇਆਂ ਵੀ ਇਹ ਖੇਤੀ ਕਰਨ ਵਾਲੇ ਹਿੰਦੋਸਤਾਨ ਦੋ ਸ਼ੂਰਮੋ ਜਿਥੇਂ ਰਹਿੰਦੇ 
ਹਨ, ਜਿਨ੍ਹਾਂ ਨੂੰ ਪਿੰਡ ਕਿਹਾ ਜਾਂਦਾ ਹੈ, ਉਥੇ ਜ਼ਿੰਦਗੀ ਸਾਰੀ ਦੁਨੀਆਂ ਤੋਂ 900 ਸਾਲ ਪਿਛੇ ਖਲੌਤੀ ਹੋਵੇ ਤਾਂ ਸਾਡੋ 
ਸਾ ਰੰ ਲਾਂ ਨੂੰ ਕੁਝ ਸੋਚਣ ਤੇ ਕੁਝ ਸਮਝਣ ਦੀ ਵਡੀ ਲੌੜ ਹੈ । 


“ਅਸੀ' ਖੋਤੀ ਵਿਚ ਦੁਨੀਆਂ ਵਿਚ ਕਿਉ ਰੀਕਾਰਡ ਕਾਇਮ ਕਰ ਰਹੇਂ ਹਾਂ ? ਕਿਉਕਿ ਅਸੀ” ਖੇਤ 
ਵਿਚ ਸਾਇੰਸ ਨੂੰ ਪੂਰੀ ਤਰ੍ਹਾਂ ਆਪਣਾ ਲਿਆ ਹੈ । ਸਾਨੂੰ ਪਤਾ ਹੈ ਕਿ ਚੰਗਾ ਬੀਜ ਕੀ ਹੈ, ਚੋਗੀ ਖਾਦ ਕੀ ਹੈ, ਖੋਤੀ 
ਨੂੰ ਤਬਾਹ ਕਰਨ ਵਾਲੀ ਬੂਟੀ ਨੂੰ ਕਿਸ ਤਰ੍ਹਾਂ ਮਾਰਨਾ ਹੈ । ਫੋਰ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਜ਼ਿੰਦਗੀ ਵਿਚ 
ਸਾਇੰਸ ਨੂੰ ਕਿਉ ਨਹੀ ਅਪਣਾ ਰਹੇ ? ਜ਼ਿੰਦਗੀ ਵਿਚ ਸਾਇੰਸ ਅਪਣਾਉਣ ਦਾ ਮਤਲਬ ਹੈ ਕਿ ਸਾਡੇ `ਵਿਚ 
ਸਵਾਲ ਪ੍ਰਛਣ ਦੀ, ਦਲੀਲ ਦੇਣ ਦੀ, ਦਲੀਲ ਤੇ ਕਾਇਲ ਹੋਣ ਦੀ ਰੁੱਚੀ ਹੋਵੇ, ਅਸੀ” ਵਹਿਮਾਂ ਤੋਂ ਛੁਟਕਾਰਾ 
ਪਾਈਏ । ਹੱਥਾਂ ਤੇ ਲਿਖੀਆਂ ਤਕਦੀਰਾਂ ਦੇ ਵਿਸ਼ਵਾਸ ਤੋ` ਛੁਟਕਾਰਾ ਪਾਈਏ । ਦੁਨੀਆਂ ਜੇਕਰ ਚੰਨ ਤੇ ਪੁੱਜ ਗਈ 
ਹੈ ਤਾਂ ਅਸੀ" ਕੱਚਿਆਂ ਵਿਚ ਕਿਉ” ਜੀਦੇ ਜਾਈਏ ? ਇਹ ਕਾਰਨ ਜਾਣਨਾ ਸਾਡਾ ਉਤਨਾ ਹੀ ਫਰੇਜ਼ ਹੈ ਜਿਤਨਾ 


6 ਇਸ ਅੰਕ ਵਿੱਚ 


ਸੰਪਾਦਕੀ ੦ ਕ੍ਰਝ ਟਿੱਪਣੀਆਂ/ਗੁਰਸ਼ਰਨ ਸਿੰਘ ਅਤੇ ਜਸਵੇਤ ਖਾਲੜਾ 

ਇਤਿਹ'ਸਕ ਦਸਤ ਵੇਜ਼--ਮਜ਼ਦੂਰ ਜਮਾਤ ਨੂੰ ਸੌ ਸਵਾਲ/ਕਾਰਲ ਮਾਰਕਸ 

ਮਿੰਨੀ ਕਹਾਣੀ--ਕੀ ਹੁਣ ਬੱਚਿਆਂ ਨੂੰ ਰੋਟੀ ਮਿਲਣ ਲੱਗਗੀ ਨਵਦੀਪ ਬਾਗ਼ੀ 

ਵਿਅੰਗ--ਕਰ ਕਮਲ ਹੋਂ ਗਏ/ਹਰੀ ਸੈਕਰ ਪਰਜਾਈ ੦ _ਕਵਿਤਾ--ਸੜਕਾਂ ਤੇ ਪਲਦੇ ਜਿਸਮਾਂ ਦੀ ਗੱਲ[ਰਾਜਪਾਲ 
ਬਨਾਮ ਫ਼ੌਜੀ--ਫ਼ੌਜੀ ਜਵਾਨਾਂ ਦੇ ਮਸਲੇ ਤੇ ਇਕ ਟਿੱਪਣੀ, ਕਵਿਤ'/ਸਰਬਜੀਤ ਸਿੰਘ ਤਲਾਵਾਂ ਅਤੇ ਇਕ ਚਿੱਠੀ । 
ਪਾਠਕ ਲੇਖਕ ਫੋਤਮ--ਸਿੱਖ ਮਤ ਬਾਰੇ/ਗੁਰਨਾਮ ਜਿੰਘ _੦ _ ਅਖੌਤੀ ਪੰਜਾਬੀ-ਹਿੰਦੂਆਂ ਨਾਲ_ਦੋ _ਗੱਲਾਂ/ 


ਹਰੀਸ਼ ਮਲਹੋਤਰਾ ੦ ਮਜ਼ਹਬ ਤੇ ਅੱਤਵਾਦ/ਸਰਦਾਰ ਬਸਰਾ ੦ ਪੱਛੜ ਰਹੇ ਸਤਿਆਚਾਰਕ ਇਨਕਲਾਬ ਤੇ 
ਵਿਚਾਰ / ਜਗਰੂਪ ਸਿੰਘ ਰੂਪ ਲੇਖ--ਮਸਲਾ ਰਾਵੀ ਬਿਆਸ ਦੇ ਪਾਣੀਆਂ ਦਾ/ਪ੍ਰੋ. ਐਮ.ਸੀ. ਭਾਰਦਵਾਜ 


ਉਰ ਕੌ ਲਤਾ ਗਾ ਲਗਾਇਆ 
__ `ਮੁੱਲ--ਦੋ ਰੁਪਏ ਇ 4 
ਇੰ ਇੰ 


0 ਸਾਡਾ ਦਰਜ਼ ੌਤਾਂ ਵਿੱਚ ਖੈਤੀ ਉਗਾਣਾ ਹੈ।` ਰ੍ << -- "੩" ਰ੍ ਛਾ 


ਪਹਿਲੀ ਗੱਲ ਇਥੋਂ“ ਸ਼ੁਰੂ ਕਰੀਏ ਕਿ 1947 ਦੇ ਮੁਕਾਬਲੋ ਵਿਚ ਖੇਤੀ ਜੇਕਰ 8 ਗੁਣਾ ਕੀਤੀ ਹੈ ਅਤੇ 
ਸਾਡੀ ਜ਼ਿੰਦਗੀ ਦੀ ਹਾਲਤ ਸਾਰੀ ਇਕ ਤੋ ਡੋਢ ਗੁਣਾ ਅੱਗੇ ਗਈ ਹੈ ਤਾਂ ਸਾਡੇ ਸਾਢੇ ਛੇ ਹਿੱਸੇ ਜ਼ਰੂਰ ਲੁੱਟੇ ਗਏ 
ਹਨ । ਉਹ ਸਾਡੀ ਤਰੱਕੀ ਵਾਸਤੇ ਨਹੀ" ਵਰਤੇ ਗਏ । 1 
ਦੂਜੀ ਗੱਲ ਇਹ ਲਈਏ ਕਿ ਜੇਕਰ ਅਸੀ” ਲੁੱਟੇ ਪਏ ਜਾਂਦੇ ਹਾਂ ਤਾਂ ਲੁੱਟਣ ਰਾ ਸਾਫਹੈਕਿ 
ਜਿਹੜੇ ਸਾਡੀ ਜਿਨਸ ਨੂੰ ਚੁੱਕ ਰਹੋ ਹਨ, ਉਹੀ ਸਾਨੂੰ ਲੁੱਟ ਰਹੇ ਹਨ । _ਇਸ ਵੇਲੋਂ ਇਹ ਏਜੈ'ਸੀ 
ਸਰਕਾਰ ਜਾਂ ਉਹਦੇ ਨਾਲ ਸਬੈਧਤ ਅਦਾਰੇ ਹਨ, ਤੀਜੀ ਗੱਲ ਇਹ ਜਾਨਣ' ਹੈ ਕਿ ਜਿਹੜੇ ਸਾਡੀ ਲੁੱਟ ਕਰ ਰਹੇਂ 
ਹਨ, ਉਹ ਕਿਉ ਕਰ ਰਹੋ ਹਨ ? ਕੀ ਉਹ ਇਕਲੋ ਹਨ ਜਾਂ ਉਹਨਾਂ ਦੇ ਕੇਈ ਹੋਰ ਭਾਈਵਾਲ ਵੀ ਹਨ ? ਇਥੇ 
ਗਲ ਸਿਆਸਤ ਦੀ ਸ੍ਰਝ ਦੀ ਹੈ । ਹਿੰਦੋਸਤਾਨ ਦਾ ਅਰਥਚਾਰਾ ਇਕ ਸਰਮਾਏਦਾਰੀ ਸਿੱਸਟਮ ਹੈ । ਜਿਹੜਾ ਦੁਨੀਆਂ 
ਦੀ ਵੱਡੀ ਸਰਮਾਏਦਾਰ) ਦਾ ਇਕ ਅੰਗ ਹੈ । ਹਿੰਦੋਸਤਾਨ ਦੀ ਸਰਮਾਏਦਾਰੀ ਨੂੰ ਆਪਣੇ ਵਿਕਾਸ ਲਈ ਦੁਨੀਆਂ ___ 
ਦੀ ਸਰਮਾਏਦਾਰੀ ਦੀ ਸਹਾਇਤਾ ਚਾਹੀਦੀ ਹੈ ਤੇ ਇਸ ਸਹਾਇਤਾ ਦੇ ਬਦਲੇ ਵਜੋ ਉਹ ਆਪਣੇ ਦੋਸ਼ ਵਿਚ 
ਕੱਚਾ ਮਾਲ ਪੈਦਾ ਕਰਨ ਵਾਲਿਆਂ ਦੀ ਲੁੱਟ ਵਿਚ ਬਦੇਸ਼ੀਆਂ ਨੂੰ ਭਾਈਵਾਲ ਬਣਾਂਦਾ ਹੈ । ਦਰਾਮਦ ਬਰਾਮਦ - 
ਬੀਆਂ ਸਾਰੀਆਂ ਪਾਲਸੀਆਂ ਇਸ ਲੁੱਟ ਤੇ ਚਲਦੀਆਂ ਹਨ । ਮਿਸ ਲਾਂ ਸਪੱਸ਼ਟ ਕਰਨਗੀਆਂ । ਕਰਝ ਸਾਲ ਪਹਿਲਾਂ 
100 ਕਵਿੰਟਲ ਨਰਮਾ ਵੇਚਿਆ ਜਾਏ ਤਾਂ ਕਿਸਾਨ ਕਹਿ ਸਕਦਾ ਸੀ ਕਿ ਉਹ ਇਕ ਟਰੈਕਟਰ ਦੀ ਕੀਮਤ ਦੇਣ ਦੇ 
ਯੋਗ ਹੈ, ਪਰ ਹੁਣ ਉਹ 500 ਕਵਿੰਟਲ ਵੀ ਵੋਚੇ ਤਾਂ ਟਰੈਕਟਰ ਦੀ ਕੀਮਤ ਨਹੀਂ ਵਸੂਲ ਸਕਦਾ । ਕਿਸਾਨਾਂ ਦੀ 
ਜਿਨਸ ਦੀ ਕੀਮਤ ਉਥੇ ਖਲੌਤੀ ਹੈ, ਪਰ ਉਹਦੀਆਂ ਵਰਤਨ ਦੀਆਂ ਚੀਜ਼ਾਂ ਜਿਨ੍ਹਾਂ ਦੇ ਉਤਪਾਦਨ ਵਿਚ ਬਦੇਸ਼ੀਆਂ 
ਦੀ ਸਿੱਧੀ ਜਾਂ ਅਸਿੱਧੀ ਭਾਈਵਾਲੀ ਹੈ, ਉਹ ਮਹਿੰਗੀਆਂ ਤੋ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ । ਕਿਸਾਨ ਨੂੰ 
ਵਾਧੂ ਖੋਤੀ ਦਾ ਕੇਈ ਵੀ ਲਾਹਾ ਨਹੀਂ” ਪੁੱਜਦਾ । ਜਨਸਾਧਾਰਨ ਕੌਗਾਲ ਤੱ ਕੰਗਾਲ ਹੁੰਦੀ ਜਾ ਰਹੀ ਹੈ । 
ਚੌਥੀ ਗੱਲ ਕਿ ਕੀ ਇਹ ਲੁੱਟ ਸਾਰਿਆਂ ਦੀ ਹੋ ਰਹੀ ਹੈ । ਸਾਫ ਹੈ ਕਿ ਨਹੀਂ । ਕਿਉਕਿ ਇਸ ਦੇਸ਼ 
ਵਿਚ ਅਰਥਚਾਰੇ ਦਾ ਖਾਸਾ ਇਹ ਬਣਦਾ ਜਾ ਰਿਹਾ ਹੈ ਕਿ ਦੌਲਤ ਕੁਝ ਉਤਲਿਆਂ ਦੇ ਹੱਥਾਂ ਵਿਚ ਜਮਾਂ ਹੁੰਦੀ ਜਾ 
ਕੱ ਹੈ ਤੇ ਥੱ'ਲੋ ਵਾਲੇ ਕੌਗਾਲ ਹੁੰਦੇ ਜਾ ਰਹੋ ਹਨ ? ਅੰਕੜਿਆਂ ਦਾ ਇਕ ਵਿਸ਼ਲੋਸ਼ਣ ਕਹਿੰਦਾ ਹੈ ਕਿ ਦੇਸ਼ ਦੇ 
“ਲੇ ਵਾਲੋਂ 32 ਫੀ ਸਦੀ ਲੌਕਾਂ ਕੋਲ ਦੋਸ਼ ਦੀ 7 ਫੀਸਦੀ ਦੌਲਤ ਹੈ, ਜਦੋਂ ਕਿ ਉਤਲੇ 7 ਫੀ ਸਦੀ ਲੋਕਾਂ ਕੋਲ 
3296 ਦੌਲਤ ਹ, ਸੋ ਇਸ ਤੋਂ ਸਾਫ ਹੈ ਕਿ ਲੁੱਟ ਵਿਚ ਕ੍ਝ ਉੱਤਲੋਂ ਹਿੰਦੋਸਤਾਨੀ ਅਮੀਰਾਂ ਦਾ ਕਦੀ 
ਪੂਰਾ ਹਿੱਸਾ ਹੈ । 
ਉਤਲੀਆਂ ਚਾਰ ਗੱਲਾਂ ਜਾਣਕੇ ਕੁਦਰਤੀ ਹੀ ਸਵਾਲ ਪੈਂਦਾ ਹੁੰਦਾ ਹੈ ਕਿ ਜੇਕਰ ਸਭ ਕ੍ਰਝ ਹੋ ਜ਼ਿਹਾ . 
ਹੈ ਤਾਂ ਇਹਦੇ ਵਿਚ ਸਰਕਾਰ ਦੀ ਪੂਰੀ ਮਨਜ਼ੂਰੀ ਹੈ। ਇਸ ਲਈ ਇਹ ਸਰਕਾਰ ਉਹਨਾਂ ਦੀ ਹੈ. ਜੋ ਲੁੱਟ ਕਰਨ _ 
ਵਾਲਿਆਂ ਦੇ ਹਿੱਤ ਪੂਰਦੀ ਹੈ । ਜ਼ਾਹਰਾ ਤੌਰ ਤੇ ਇਥੋ ਬਦੇਸ਼ੀ ਰਾਜ ਨਹੀਂ ਪਏ ਕਰਦੇ (ਜਿਸ ਤਰ੍ਹਾਂ, 1947 ਤੋਂ 
ਪਹਿਲਾਂ ਕਰਦੇ ਜਨ), ਹੁਣ ਰਾਜ ਹਿੰਦੌਸਤਾਨੀਆਂ ਦਾ ਹੈ ਅਤੇ ਇਹ ਹਿੰਦੋਸਤਾਨੀ ਉਹੀ ਹਨ ਜੋ ਉਤਲੋੇ 775 
ਅਤੇ ਉਹਨਾਂ ਦੇ ਬਦੇਸ਼ੀ ਭਾਈਵਾਲਾਂ ਦੇ ਹਿਤਾਂ ਦੀ ਰਖਵਾਲੀ ਕਰਦੇ ਹਨ । 
ਜੋਕਰ ਅਸੀਂ` ਇਸ ਸਾਰੋ ਸਿਸਟਮ ਨੂੰ ਖਤਮ ਕਰਨਾ ਹੈ ਤਾਂ ਸਾਨੂੰ ਦੁਸ਼ਮਣ ਦੀ ਸਪੱਸ਼ਟ ਪਛਾਣ ਚਾਹੀਦੀ 
ਹੈ ਅਤੇ ਇਹ ਦੁਸ਼ਮਣ ਉਹ_ ਲੋਕ ਹਨ ਜੋ ਇਸ ਸਿੱਸਟਮ ਨੂੰ ਕਾਇਮ ਰਖਣਾ ਚਾਹੁੰਦੇ ਹਨ । ਅਸਾਵਾਂ ਵਿਕਾਸ 
(੧੦॥੩੦੬੦ 08081900%401) ਇਸ ਸਿੱਸਟਮ ਦਾ ਵੱਡਾ ਚਿੰਨ ਹੈ । ਜਿਹੜੇ ਲੌਕ ਹਿੰਦੋਸਤਾਨ ਦੀ ਵਿਸ਼ਾਲ 
ਜਨਤਾ ਨੂੰ ਖੁਸ਼ਹਾਲੀ ਦੇ ਰਾਹ ਵੱਲ ਤੋਰਨਾ ਚਾਹੁੰਦੇ ਹਨ, ਉਹਨਾਂ ਦੀ ਸਾਰੀ ਲਾਮਬੈਦੀ ਜਾਂ ਲੜਾਈ ਦਾ ਮੁੱਖ 
ਨਿਸ਼ਾਨਾ ਇਹ ਸਿੱਸਟਮ ਖਤਮ ਕਰਨਾ ਤੇ ਇਹਦੀ ਥਾਂ ਸਾਂਵੇਂ' ਵਿਕਾਸ (੩1੩੦੦੬੦ 08081010੧੧੬7) ਵਾਲਾ 
ਸਿੱਸਟਮ ਕਾਇਮ ਕਰਨਾ ਹੈ, ਤਾਂ ਜੋ ਵਿਕਾਸ ਦਾ ਫਾਇਦਾ ਕ੍ਰਝ ਨੂੰ ਨਹੀ , ਵਿਸ਼ਾਲ ਲੋਕਾਂ ਨੂੰ ਹੋਵੇ । ਇਹ 
ਸਿੱਸਟਮ ਸਮਾਜਕ ਮਲਕੀਅਤ (606181 0041873107) ਦਾ ਸਿੱਸਟਮ ਹੈ । 
ਦੁਸ਼ਮਣ ਲੌਕ ਜਿਨ੍ਹਾਂ ਨੂੰ ਇਸ ਨਿਜ਼ਾਮ ਵਿਚ ਸਭ ਕੁਝ ਮਿਲਿਆ ਹੋਇਆ ਹੈ, ਉਹਨਾਂ ਦਾ ਇਹ ਯਤਨ 
ਹੋਵੇਗਾ ਕਿ ਸਾਡੀ ਲੜਾਈ ਨੂੰ ਧੁੰਦਲਾ ਕਰਨ । ਉਹ ਕਰ ਝ ਜ਼ਾਤੀ ਕਾਰਨਾਂ ਕਰਕੇ ਵੱਖ ਵੱਖ ਪਾਰਟੀਆਂ ਬਣਾਕੇ 
੨ ਆਪਸ ਵਿਚ ਇਕ ਬਣਾਵਟੀ ਜਿਹੀ ਲੜਾਈ ਛੋੜੀ ਰਖਣਗੇ । ਸਾਰਾ ਪ੍ਰੈਸ ਉਹਨਾਂ ਦਾ ਹੱਥ ਠੌਕਾ ਹੈ । ਇਹ ਇਕ 


੫. ੩000.0040 44044 440 00 ਪੰ 00000 


ਦੂਜੇ ਦੇ ਵਿਰੰਧ ਬਿਆਨੇ ਦੁਲਦੇ ਹਨ । ਉਹ ਮੰਗਾਂ ਜਿਨ੍ਹਾਂ ਦਾ ਲੋਕਾਂ ਦੀ ਬੇਹਤਰੀ ਲਬ ਕੋ ਬਕ ਨਹੀਂ, 

(ਚੰਡੀਗੜ੍ਹ ਦੀ ਮੰਗ ਵਰਗੀਆਂ ਮੰਗਾਂ) ਉਹਦੇ ਵਾਸਤੇ ਮਰਨ ਮਰਾਨ ਦੀਆਂ ਹਆਂ_ਵਾਲੋਂ ਪੈੱਤੜੇ 

ਬਦਲਣਗੇ । ਅਖਬਾਰਾਂ ਦੀਆਂ ਵੱਡੀਆਂ ਸੁਰਖੀਆਂ ਲੋਕਾਂ ਦਾ ਧਿਆਨ ਇਹਨਾਂ ਮੰਗਾਂ ਵੱਲ ਕੇਂਦਰਤ ਕਰਨਗੀਆਂ । 

ਕੋਈ ਪੁੱਛੋ ਕਿ ਚੇਡੀਗੜ੍ਹ ਯੂਨੀਅਨ ਇਲਾਕੇ ਬਣਨ ਦੀ ਥਾਂ ਪੰਜਾਬ ਸਰਕਾਰ _ਥੱਲੋਂ ਆ ਜਾਏ ਤਾਂ ਪੰਜਾਬ ਦੇ 

ਕਿਸਾਨਾਂ ਜਾਂ ਗ਼ਰੀਬ ਲੌਕਾਂ ਦੀ ਜ਼ਿੰਦਗੀ ਵਿਚ ਕੀ ਫਰਕ ਪੈਂਦਾ ਹੈ ? ਲੌਕਾਂ ਦੀਆਂ ਅਸਲੀ ਮੰਗਾਂ ਕਾਂਗਰਸ-- 
ਅਕਾਲੀ--ਭਿੰਡਰਾਂ ਵਾਲਿਆਂ ਦੀ ਲੜਾਈ ਵਿਚ ਕਿਧਰੇ ਪਿਛੋ ਹੀ ਸੁੱਟੀਆਂ ਗਈਆਂ ਹਨ । 

ਇਸ ਲਈ ਉਹ ਲੌਕ ਜਿਹੜੇ ਇਸ ਸਮਾਜ ਵਿਚ ਸਰਮ'ਏਦਾਰੀ ਤੱ ਸਮਾਜਵ'ਦ ਵਰਗੀਆਂ 

ਘ ਇਨਕਲਾਬੀ ਤਬਦੀਲੀਆਂ ਚਾਹੁੰਦੇ ਹਨ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਸਾਦੀਆਂ ਤੇ ਸਪੁੱਸ਼ਟ 

ਚ ਮਿਸਾਲਾਂ ਦੇ ਕੇ ਚੇਤਨ ਕਰਨ । ਪਹਿਲਾ ਕਦਮ ਲੋਕਾਂ ਨੂੰ ਇਸ ਲੁੱਟ ਖਸੁੱਟ ਦੇ ਵਿਰੁੱਧ ਆਰਥਕਤਾ ਦੇ ਦੁਆਲੇ 

ਲਾਮਬੰਦ ਕਰਨਾ ਹੈ । ਸੰਘਰਸ਼ ਨੂੰ ਫੇਰ ਇਨਕਲਾਬੀ ਦਿਸ਼ਾ ਦੇਣੀ ਹੋਵੇਗੀ ਤੇ ਨਿਸ਼ਾਨਾ ਇਹ ਹੋਵੇਗਾ ਕਿ ਰਾਜਸੀ 

ਤਾਕਤ ਉਹਨਾਂ ਕੋਲ ਆਵੇ ਜੋ ਇਸ ਸਿਸਟਮ ਵਿਚ_ ਬੁਨਿਯਾਦੀ ਤਬਦੀਲੀਆਂ ਕਰਨ ਦੇ ਵਚਣਬੱਦ ਹੋਣ । ਇਹ 

ਲੰਮਾ ਸੰਘਰਸ਼ ਇਸ ਤਰੀਕੇ ਨਾਲ ਚਲਾਇਆ ਜਾਏ ਕਿ ਉਹਦਾ ਪ੍ਰਭਾਵ ਇਹ ਹੋਵੇ ਕਿ ਅਸੀਂ ਤਾਕਤ ਦੇ ਭੁੱਖੇ 

ਨਹੀ ਪਰ ਅਸੀ ਇਹ ਵੀ ਜਾਣਦੇ ਹਾਂ ਕਿ ਤਾਕਤ ਖੋਹੇ ਬਿਨਾਂ ਅਸੀ ਅਪਣੇ ਲੌਕਾਂ ਦਾ ਭਲਾ ਨਹੀ ਕਰ ਸਕਦੇ । 

ਸਾਦਾ ਤੇ ਸਪੱਸ਼ਟ ਤਰੀਕੇ ਨਾਲ ਲੌਕਾਂ ਵਿਚ ਵਿਚਰਨਾ ਅਤੇ ਉਹਨਾਂ ਦਾ ਵਿਸ਼ਵਾਸ ਜਿੱਤਕੇ ਆਪਣੀ ਦਿਸ਼ਾ ਵੱਲ 


ਵਧਨਾ ਸਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ । 


ਕੁਝ ਟਿੱਪਣੀਆਂ 
1. ਨਵੀ ਪਾਰਟੀ ਦਾ ਜਨਮ : 

1667 ਦੀ ਨਕਸਲਬਾੜੀ ਕਿਸ'ਨੀ ਬਗਾਵਤ ਤੌੱ 
ਪ੍ਰੇਰਨਾ ਲੈ ਕੇ ਬਾਕੀ ਹਿੰਦੋਸਤਾਨ ਵਾਂਗ ਪੰਜਾਬ ਵਿਚ 
ਵੀ ਹਜ਼ਾਰਾਂ ਨੌਜਵਾਨ ਇਸ ਲਹਿਰ ਵੱਲ ਖਿੱਚੇ ਗਏ 
` ਸਨ । ਇਹਨਾਂ ਵਿਚ ਕਝ ਉਹ ਸਨ ਜਿਨ੍ਹਾਂ ਦੀ ਸਥਾਪਤ 
` ਕਮਿਊਨਿਸਟ ਪਾਰਟੀਆਂ ਦੀਆਂ ਕਾਰਗੁਜ਼ਾਰੀਆਂ ਨਾਲ 
ਤਸੱਲੀ ਨਹੀ" ਸੀ ਪਰ ਬਹੁਤ ਸਾਰੋ ਉਹ ਸਨ ਜਿਨ੍ਹਾਂ 
`ਦਾ ਇਨਕਲਾਬੀ ਲਹਿਰ ਵਿਚ ਦਾਖਲਾ ਇਸ ਸਿਸਟਮ 
ਦੇ ਦਮਨ ਦੇ ਪ੍ਰਤੀਕਰਮ ਵੱਜੋਂ ਸੀ । ਰਾਜਸੀ ਤਾਕਤ 
ਬੰਦੂਕ ਦੀ ਨਾਲੀ ਤੱ ਨਿਕਲਦਾ ਹੈ, ਇਹ ਉਹਨਾਂ ਦਾ 
ਅਕੀਦਾ ਅਤੇ ਨਾਅਰਾ ਸੀ । ਉਹ ਪਹਿਲੇ ਇਕ ਲਹਿਰ 
ਵਿਚ ਜਥੇਬੰਦ ਸਨ, ਫੇਰ ਵੱਖ ਵੱਖ ਗਰ੍ਹਪਾਂ ਵਿਚ ਵੀ 
ਵੰਡੇ ਗਏ । ਉਹਨਾਂ ਨੇ ਆਪਣੀ ਵਿਤ ਮੁਤਾਬਿਕ 
ਇਨਕਲਾਬ ਦਾ ਸੁਨੇਹਾ ਲੋਕਾਂ ਤੱਕ ਪੁਚਾਇਆ । ਹਾਕਮਾਂ 
ਦਾ ਜੱਬਰ ਖਿੜੇ ਮੱਥੇ ਸਿਹਾ, ਹਰ ਕਿਸਮ ਦੀ ਕੁਰਬਾਨੀ 
ਵੀ ਦਿਤੀ, ਪਰ ਇਹ ਮਹਿਸ੍ਰਸ ਕੀਤਾ ਗਿਆ ਕਿ ਲੋਕਾਂ 
ਤੱਕ ਉਹ ਇਨਕਲਾਬ ਦਾ ਸੁਨੇਹਾ ਉਸ ਸ਼ਿੱਦਤ 
ਨਾਲ ਪੁਚਾ ਸਕੇ ਜਿਹੜਾ ਉਹਨਾਂ ਨੂੰ ਲੰਮੀ ਨੀਦ ਤੱ 


ਜਗਾਂਦਾ । ਕੁਝ ਚਿਰ ਬਾਅਦ ਹੀ ਇਸ ਗੱਲ ਦਾ ` 


ਅਹਿਸ'ਸ ਲਹਿਰ ਦੇ ਕਾਰਕ੍ਨਾਂ ਨੂੰ ਹੋਇਆ । ਇਕ 
ਘੋਖ ਸ਼ੁਰੂ ਹੋਈ ਕਿ - ਅਸੀ ਲੌਕਾਂ ਤੱਕ ਕਿਉ” ਨਹੀ” 
ਪਹੁੰਚ ਸਕੇ । ਇਸ ਘੋਖ ਵਿਚ ਹੋਰਨਾਂ ਸੋਚਾਂ ਵਿਚ 


ਇਕ ਸੋਚ ਇਹ ਵੀ ਨਿਕਲੀ ਕਿ ਇਨਕਲਾਬ ਦੀ ਗੱਲ 


੦ ਗੁਰਸ਼ਰਨ ਸਿੰਘ 


ਤਦ ਆ ਨ, << ਤਾ 


ਉਹਨਾਂ ਲੋਕਾਂ ਤੱਕ ਨਹੀਂ' ਪੁੱਜੀ, ਜਿਨ੍ਹਾਂ ਨੂੰ ਇਨਕਲਾਬ 
ਦੀ ਸਭ ਤੋ ਵੱਧ ਲੌੜ ਹੈ । ਵਿਦਿਆਰਥੀ ਵਰਗ 
ਮੁਲਾਜ਼ਮ ਵਰਗ ਇਨਕਲਾਬ ਦਾ ਸਹਿਯੋਗੀ ਜ਼ਰੂਰ ਹੋ 
ਸਕਦਾ ਹੈ ਪਰ ਇਨਕਲਾਬ ਦੀ ਨੀ'ਹ ਮਜ਼ਦੂਰ ਵਰਗ 
ਹੀ ਬਣ ਸਕਦਾ ਹੈ । ਮਹਿਸ੍ਰਸ ਕੀਤਾ ਗਿਆ ਕਿ ਇਸ 
ਵਰਗ ਵਿਚਿ ਇਨਕਲਾਬ ੨” ਗੱਲ ਪੂਰੀ ਤਰ੍ਹਾਂ ਨਹੀ” 


ਪੁੱਜੀ, ਗ਼ੈਰਇਨਕਲਾਬੀ ਅਨਸਰਾਂ ਨੇ ਇਸ ਵਰਗ ਨੂੰ 
ਸਿਰਫ ਆਰਥਕਤਾ ਦੀ ਲੜਾਈ ਤੱਕ ਹੀ ਸੀਮਤ 
ਰਖਿਆ ਹੈ, ਤੇ ਉਹਨਾਂ ਦੀ ਇਹ ਲੜਾਈ ਨੂੰ ਵੀ 
ਬਹੁਤਾ ਕਾਨੂੰਨੀ ਹੱਦਾਂ ਵਿਚ ਮਹਿਦੂਦ ਹੀ ਰਖਿਆ ਗਿਆ 
ਹੈ, ਇਸਦੇ ਨਾਲ ਹੀ. ਇਸ ਵਰਗ ਨੂੰ ਇਹ ਵੀ ਸ੍ਹਝ 
ਦੇਣ ਲਈ ਕੌਮ ਨਹੀ' ਕੀਤਾ ਗਿਆ ਕਿ ਉਹ ਸੰਸਾਰ 
ਭਰ ਦੇ ਪ੍ਰਝਤਾਰੀਆਂ ਦਾ ਇਕ ਅੰਗ ਹੈ ਅਤੇ ਹੋਰਨਾਂ 
ਥਾਵਾਂ ਤੇ ਪ੍ਰੋਲਤਾਰੀ ਵਰਗ ਦੀ ਲੜਾਈ ਉਹਨਾਂ ਦੀ 
ਲੜਾਈ ਬਣਦੀ ਹੈ । ਇਹਨਾਂ ਸੋਚਾਂ ਨੂੰ ਮੁੱਖ ਸੋਚ ਬਣਾ 
ਕੇ ਇਨਕਲਾਬੀਆਂ ਦੀ ਇਕ ਧਿਰ ਨੇ ਮਜ਼ਦੂਰਾਂ ਦੇ 
ਕੌਮਾਂਤਰੀ ਦਿਨ ਪਹਿਲੀ ਮਈ ਨੂੰ ਲੁਧਿਆਣਾ ਵਿਚ ਇਕ 
ਕਨਵੈਨਸ਼ਨ ਕਰਕੇ ਆਪਣੇ ਆਪ ਨੂੰ ਇਨਕਲਾਬੀ 
ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਪਾਰਟੀ ਦੇ 
ਨਾਂ ਨਾਲ ਜਥੇਬੰਦ ਕੀਤਾ ਹੈ । ਨਵੀ` ਪਾਰਟੀ ਬਨਾਉਣ 
ਤੋਂ ਪਹਿਲਾਂ ਇਹਦੇ ਕਾਰਕ੍ਨਾਂ ਨੇ ਇਹ ਟੀਚਾ ਮਿਥਿਆ 
ਸੀ ਕਿ ਘੱਟ ਤੋਂ ਘੱਟ ਇਕ ਲੱਖ ਮਜ਼ਦੂਰਾਂ ਨਾਲ 
ਸੰਪਰਕ ਬਣਾਇਆ ਜਾਏ, ਇਹ ਕਰਨ ਲਈ ਉਹ 
ਗਰੁਪ ਬਣਾਕੇ ਮਜ਼ਦੂਰ ਬਸਤੀਆਂ ਵਿਚ ਗਏ । ਨਵੀਂ 

3 


ਪਾਰਟੀ ਦੇ ਇਹਨਾਂ ਯਤਨਾਂ ਦਾ ਸਵਾਗਤ ਕਰਦੇ ਹੋਏ 
ਇਹ ਗੱਲ ਵੇਖਣ ਵਾਲੀ ਹੋਵੇਗੀ ਕਿ ਇਹ ਪਾਰਟੀ ਦੇ 
ਕਾਰਕੁਨ ਲੋਕਾਂ ਵਿਚ ਵਿਚਰਨ ਵਿਚ ਕਿੰਨਾਂ ਕਾਮਯਾਬ 
ਹੁੰਦੇ ਹਨ ਇਨਕਲਾਬੀ ਕੈਡਰ ਨੂੰ ਸੰਗਠਨ ਕਰਨ ਵਿਚ 
ਇਹਨਾਂ ਦੀ ਕਾਮਯਾਬੀ ਵੀ ਇਕ ਦਿਲਚਸਪ ਅਧਿਐਨ 
ਹੋਵੇਗਾ । 
2 ਕਾਰਲ ਮਾਰਕਸ ਦਾ ਇਤਿਹਾਸਕ ਦਸਤਾਵੇਜ਼ 
ਇਸ ਅੰਕ ਦੇ ਅਗਲੇ ਸਫਿਆਂ ਤੇ ਕ ਰਲ 
ਮਾਰਕਸ ਵਲੋ 'ਮਜ਼ਦੂਰ ਜਮਾਤ ਨੂੰ ਸੌ ਸਵਾਲ' ਦਾ 
ਇਕ ਦਸਤਾਵੇਜ਼ ਛਪਿਆ ਹੈ । ਇਸ ਦਸਤਾਵੇਜ਼ ਦਾ 
ਅਧਿਐਨ ਦਸਦਾ ਹੈ ਕਿ ਕਮਿਊਨਿਸਟ ਸਿਧਾਂਤ ਦੇ 
ਜਨਮਦਾਤਾ ਨੇ ਆਪਣੇ ਇਤਹਸਕ ਨਿਰਣਿਆਂ ਤੇ ਪੁੱਜਣ 
ਦੀ ਖਾਤਰ ਪਹਿਲਾਂ ਕਿੰਨਾਂ ਘੋਖਵਾਂ ਕੰਮ ਕੀਤਾ । ਆਪਣੇ 
ਇਨਕਲਾਬੀ ਵੀਰਾਂ ਨੂੰ ਇਕ ਬੇਨਤੀ ਹੈ ਕਿ ਹਿੰਦੋਸਤਾਨ 
ਤੇ ਖਾਸ ਕਰਕੇ ਪੰਜਾਬ ਦੀ ਸਥਿਤੀ ਬਾਰੇ ਪਹਿਲੇ ਇਕ 
ਘੋਖ ਪੱਤ ਤਿਆਰ ਕਰਨ ਵੱਲ ਧਿਆਨ ਦਿਤਾ ਜਾਏ 
ਜਿਸ ਵਿਚ ਸਵਾਲ ਸ਼ ਮਿਲ ਹੋਣ--ਪੰਜਾਬ ਦੀ ਕ੍ਰਲ 
ਆਮਦਨ ਕਿੰਨੀ ਹੈ ? ਇਹ ਪਿਛਲੌ ਸਾਲਾਂ ਵਿਚ ਕਿਸ 
ਤਰ੍ਹਾਂ ਵਧੀ ਜਾਂ ਘਟੀ ? ਇਸ ਆਮਦਨ ਦੀ ਵੰਡ ਕਿਸ 
ਤਰ੍ਹਾਂ ਹੈ ? ਇਸ ਵਿਚ ਕਿਸਾਨੀ ਦਾ ਕਿੰਨਾਂ ਹਿੱਸਾ ਹੈ $ 
` ਉਦਯੋਗ ਵੱਲੋ ਕਿੰਨਾ ਹਿੱਸਾ ਹੈ ? ਵਪਾਰ ਦਾ ਕੀ 
ਹੈਟਰਨ ਹੈ ? ਆਮਦਨ ਦੇ ਲਿਹਾਜ਼ ਨਾਲ ਇਸ ਵਿਚ 
ਕੀ'ਬੀ ਵਰਗ ਹਨ ? ਉਹਨਾਂ ਵਿਚ ਫਿਰਕੂ ਜਾਂ ਜ਼ਾਤ” 
ਪਾਤ ਬਾਰੇ ਕੀ ਵਿਚਾਰਧਾਰਾ _ਹੈ ? ਉਹਨਾਂ ਦਾ 
ਕਲਚਰਲ ਪੈਟਰਨ ਕੀ ਹੈ ? ਉਹਨਾਂ ਦੇ ਟੱਬਰਾਂ ਦੀ 
ਰਹਿਣੀ ਸਹਿਣੀ ਕਿਸ ਤਰ੍ਹਾਂ ਹੈ ?--ਵਿਸਥਾਰ ਨਾਲ 
ਇਹ ਵੀ ਸੌ ਸਵਾਲਾਂ ਦੀ ਸੂਚੀ ਬਣ ਸਕਦੀ ਹੈ । ਕਰਝ 
ਸਵਾਲਾਂ ਦੇ ਜਵਾਬ ਪਾਰਟੀ ਵਰਕਰ ਸਿਧੇ ਮਜ਼ਦੂਰਾਂ ਵਿਚ 
ਜਾਕੇ ਪੁਛ ਸਕਦੇ ਹਨ । ਕ੍ਰਝ ਸਵਾਲਾਂ ਦੇ ਜਵਾਬ 
ਬੁਧੀਜੀਵੀਆਂ ਕੋਲੋ" ਜਿਹੜੇ ਕਾਲਜਾਂ ਯੂਨੀਵਰਸਟੀਆਂ 
ਵਿਚ ਪੜ੍ਹਾਂਦੇ ਹਨ ਅਤੇ ਲਹਿਰ ਦੇ ਸਹਿਯੋਗੀ ਹਨ, 
ਇਕੱਠੇ ਕੀਤੇ ਜਾ ਸਕਦੇ ਹਨ । ਇਸ ਤਰ੍ਹਾਂ ਉਸ ਵਰਗ 
ਦੀਆਂ ਦੁਖਦੀਆਂ_ਰਗਾਂ ਤੇ ਉੱਗਲ ਰੱਖੀ ਜਾ ਸਕਦੀ 
ਹੈ, ਜਿਹਨਾਂ ਨੇ ਇਨਕਲਾਬ ਦਾ ਧੁਰਾ ਬਣਨਾ ਹੈ। 
ਸਾਡੇ ਕੰਮ ਕਾਰ ਦਾ ਤਰੀਕਾ ਸਥਿਤੀ ਅਨ੍ਸਾਰ ਹੋਣਾ 
ਚਾਹੀਦਾ ਹੈ । ਕਾਗਜ਼ਾਂ ਤੇ ਬਕਾਇਦਾ ਪਲੰਨ ਬਣਾਕੇ 
ਨਿਸ਼ਾਨੇ ਮਿਥਨੇ ਚਾਹੀਦੇ ਹਨ, ਜੇ ਮਿਥੇ ਹਏ ਨਿਸ਼ਾਨਿਆਂ 
ਦੀ ਪ੍ਰਾਪਤੀ ਨਹੀਂ' ਹੁੰਦੀ ਤਾਂ ਪੜਚੌਲ ਤੋ` ਆਪਾਂ 
ਪੜਚੌਲ ਕਰਕੇ ਕੰਮ ਦੇ ਤਰੀਕਿਆਂ ਵਿਚ ਸੁਧਾਰ ਹੋਣਾ 
ਚਾਹੀਦਾ ਹੈ । ਕਾਰਲ ਮਾਰਕਸ ਦਾ ਕੌਮ ਕਰਨ ਦਾ 
ਤਰੀਕਾ ਸਾਡੇ ਲਈ ਮਾਰਗ. ਦਰਸ਼ਨ ਦਾ ਕੰਮ ਕਰ 
ਸਕਦਾ ਹੈ । 
4 


3. ਕ੍ਰਾਂਤੀਕਾਰੀ ਸਾਹਿੱਤ ਸੱਭਾ, ਪੰਜਾਬ : 

2 ਅਪ੍ਰੈਲ ਰਾਮਪੁਰਾ ਫੂਲ ਵਿਚ ਕਰ ਤੀਕਾਰੀ 
ਸਾਹਿਤ ਸਭਾ ਦੀ ਕਨਵੈਨਸ਼ਨ ਹੋਈ । ਦੋ ਸਾਲ ਦੇ 
ਤਜਰਬਿਆ ਉਤੇ ਪੂਰਾ ਵਿਚਾਰ ਵਟਾਂਦਰਾ ਹੋਇਆ । 


` ਇਹ ਗੱਲ ਮਹਿਸੂਸ _ਕੀਤੀ ਗਈ ਕਿ ਕਰਿਤੀ ਲੋਕਾਂ ਦੇ 


ਹਿੱਤਾਂ ਵਾਸਤੇ ਸਾਹਿਤ ਨੇ ਜਿਥੇ ਦਿਸ਼ਾ ਪ੍ਰਦਾਨ ਕਰਨ] 
ਹੈ, ਉਥੇ ਉਹਦੀ ਭੂਮਿਕਾ ਸਰਗਰਮ ਸਿਆਸਤ ਨਾਲੋ” 
ਜ਼ਰੂਰ ਵੱਖ ਹੋਣੀ ਹੈ, ਇਹਦੇ ਲਈ ਵਿਸ਼ਾਲਤਾ ਦੀ ਪਹ੍‌ੰਚ 
ਬਹੁਤ ਜ਼ਰੂਰੀ ਹੈ । ਕ੍ਰਾਂਤੀਕਾਰੀ ਸਾਹਿਤ ਵੱਲਾਂ ਇਕ 
ਨਵੇ ਏਲਾਨ ਨਾਮ ਦਾ ਖਰੜਾ ਵਿਚਾਰਿਆ ਗਿਆ ਅਤੇ 
ਕ੍ਰਾਂਤੀਕਾਰੀ ਸਾਹਿਤ ਲਈ ਆਲੋਚਨਾ ਵਿਧੀ ਬਾਰੇ ਮੋਟੇ 
ਨਿਯਮ ਮਿੱਥੇ ਗਏ । .ਇਹ ਫੈਸਲਾ ਲਿਆ ਗਿਆ ਕਿ 
ਜਿਥੇ ਰੁਾਂਤੀ ਨਾਲ ਧ ਲੇਖਕਾਂ ਦੀ ਸੂਝ ਨੂੰ ਪ੍ਰਚੰਡ 
ਕਰਨ ਲਈ ਦੋਸਤਾਨਾ ਆਲੌਚਨਾ ਕੀਤੀ ਜਾਏ, ਉਥੋ 
ਕ੍ਰਾਂਤੀ ਦੁਸ਼ਮਣ ਸਾਹਿਤ ਜਾਂ ਉਹ ਸਾਹਿਤ ਜਿਹੜਾ .ਲੌਕਾਂ 
ਨੂੰ ਸੰਘਰਸ਼ਾਂ ਤੋ ਪਰੋ 'ਲਿਜਾਂਦਾ ਹੈ, ਉਹਦਾ ਜ਼ੋਰਦਾਰ 
ਆਲੋਚਨਾ ਨਾਲ ਖੰਡਨ ਕੀਤਾ ਜਾਏ, ਜ਼ਿੰਦਗੀ ਵਲ 
ਸੁਹਿਰਦ ਜਦੋ ਕੋਈ ਲੇਖਕ ਲਿਖਣਾ ਸ਼ੁਰੂ ਕਰਦਾ ਹੈ 
ਤਾਂ ਬਹੁਤ ਸਾਰੇ ਪੜਾਵਾਂ ਵਿਚੋ ਲੰਘਦਾ ਹੈ । ਪਹਿਲਾਂ 
ਪੜਾਅ ਉਸ ਵੇਲੋਂ ਦਾ ਹੈ ਜਦੋ" ਉਹ ਮਹਿਸੂਸ ਕਰਦਾ ਹੈ 
ਕਿ ਇਹ ਜ਼ਿੰਦਗੀ ਵਿਤਕਰਿਆਂ ਭਰੀ ਹੈ, ਦੂਜੇ ਪੜਾਅ 
ਵਿਚ ਉਹਨੂੰ ਇਹ ਸੌਝੀ ਆਂਦੀ ਹੈ ਕਿ ਇਹ ਵਿਤਕਰਿਆਂ 
ਦੇ ਕਾਰਨ ਕੀ ਹਨ ? ਤੀਜੇ ਪੜਾਅ ਵਿਚ ਉਹ ਇਹਨਾਂ 
ਵਿਰੁਧ ਸੰਘਰਸ਼ ਕਰਨ ਵਾਲਿਆਂ ਨਾਲ ਜੁੜਦਾ ਹੈ ੨ 
ਸੰਘਰਸ਼ ਉਹਦੀ _ਲੋਖਣੀ ਦਾ ਧੁੱਰਾ ਬਣਦੇ ਹਨ । ਚੌਥੇ 
ਪੜਾਅ ਵਿਚ ਉਹ ਸੰਘਰਸ਼ਸ਼ੀਲ ਲੋਕਾਂ ਦੀ ਕੁਰਬਾਨੀ 
ਦਾ ਮੁੱਲ ਪਾਂਦਾ ਹੈ । ਚੰਗਾ ਕ੍ਰਾਂਤੀਕਾਰੀ ਲੇਖਕ ਉਹੀ ਹੈ, 
ਜਿਸਦੇ ਵਿੱਚ ਇਹਨਾਂ ਸਾਰੇ ਪੜਾਵਾਂ ਦੀ ਸੌਝੀ ਹੋਵੇ ਤੇ 
ਨਾਲ ਹੀ_ਇਸ ਸੂਝ ਨੂੰ ਸਹਿਤ ਦੇ ਮੁਹਾਵਰੇ ਵਿਚ 
ਪ੍ਰਗਟਾਉਣ ਦੀ ਪ੍ਰਤਿਭਾ ਹੋਵੇ । ਇਹ ਫੈਸਲਾ ਲਿਆ 


`` ਗਿਆ ਕਿ ਸਾਰੇ ਉਹ ਸਾਹਿਤਕਾਰ ਜਿਹੜੇ ਕ੍ਰਾਂਤੀ ਲਈ 


॥21੨ 


ਲਿਖਣਾ ਅਪਣਾ ਬਿਆਨ ਸਮਝਦੇ ਹਨ, ਉਹਨਾਂ 
ਕ੍ਰਾਂਤੀਫਾਰੀ- ਸਾਹਿਤ ਸਭਾ ਦੀ ਜਥੇਬੰਦੀ ਵਿਚ ਆਉਣ 
ਲਈ ਪ੍ਰੱਰਿਆ ਜਾਏ ਤੇ ਉਹਨਾਂ ਸਾਹਿਤਕਾਰਾਂ ਤਕ 
ਵਿਸ਼ੋਸ਼ ਪਹਚ ਕੀਤੀ ਜਾਏ ਜਿਹੜੇ ਪਹਿਲੇ ਕ੍ਝ ਕਾਰਨਾਂ 
ਕਰਕੇ ਇਹਦੇ ਘੇਰੇ ਤੋਂ ਬਾਹਰ ਰਹੇ ਹਨ ਜਾਂ ਇਕ ਵਾਰੀ 
ਆਕੇ ਬਾਹਰ ਚਲੋ ਗਏ ਸਨ । ਕ੍ਰਾਂਤੀਕਾਰੀ ਸਾਹਿਤ ਨੂੰ 
ਛਾਪਣ ਅਤੇ ਲੌਕਾਂ ਤਕ ਲਿਜਾਣ ਦੀ ਯੋਜਨਾ ਬਣਾਈ 
ਗਈ । ਬੈਠਕਾਂ ਰਾਹੀ', ਗੋਸ਼ਟੀਆਂ ਰਾਹੀਂ ਕ੍ਰਾਂਤੀਕਾਰੀ 
ਸਾਹਿਤ ਨੂੰ ਪ੍ਰਚਾਰਕ ਦਾ ਟੀਚਾ ਵੀ ਮਿਥਿਆ ਗਿਆਂ । 
ਬਹਤ ਸਾਰੇ ਨਿਰਣੇ ਕੱਢਣ ਅਤੇ ਫੈਸਲੇ ਲੈਣ ਵਿਚ 


ਕ੍ਰਾਂਤੀ ਸਾਹਿਤ ਸਭਾ ਦੇ ਜਨਰਲ ਸਕੱਤ ਬ'ਰੂ ਸਤਵਰਗ 


੦੦. ”` , 


੮_੍ਾੱ 


ਦੀ ਸਵੈ ਆਲੋਚਨਾ ਨੇ ਸਹਾਇਤਾ ਕੀਤੀ । ਨਵੇਂ 
ਏਲਾਨਨਾਮਾ ਦੇ ਪੋਸ਼ ਨਜ਼ਰ ਇਹ ਉਮੀਦ ਕੀਤੀ ਜਾਂਦੀ 
ਹੈ ਕਿ ਇਹ ਜਥੇਬੰਦੀ ਜਲਦੀ ਹੀ ਕ੍ਰਾਂਤੀਕਾਰੀ ਸਾਹਿਤ- 


ਕਾਰਾਂ ਵੱਲ ਆਪਣੇ ਮਿਥੇ ਹੋਏ ਟੀਚਿਆਂ ਤੇ ਪੂਰਾ 


ਉਤਰੇਗੀ । ਸੰਪਰਕ ਲਈ ਤੇ ਹੌਰ ਜਾਣਕਾਰੀ ਲਈ 
ਬਾਰੂ ਸਤਵਰਗ, ਪਿੰਡ ਤੇ ਡਾਕਖਾਨਾ ਮਹਿਰਾਜ ਜ਼ਿਲਾ 
ਬਠਿੰਡਾ, ਨੂੰ ਲਿਖਿਆ ਜਾਣਾ ਚਾਹੀਦਾ ਹੈ। 


4_ ਕੀ ਇਨਕਲ'ਬੀ ਅਤਿਵਾਦੀ ਹਨ ? 
ਸਰਕਾਰੀ ਹਲਕਿਆਂ ਵਿਚ ਵੀ ਤੇ ਦੂਜੇ ਬੂਰਜੂਆ 
ਹਲਕਿਆਂ ਵਿਚ ਵੀ ਇਕ ਗਿਣੀ ਮਿੱਥੀ ਸਾਜ਼ਸ਼ ਥੱਲੇ 
ਇਨਕਲਾਬੀਆਂ ਵਾਸਤੇ ਅਤਿਵ'ਦੀ ਵਰਗੇ ਨਿਖੋਧਾਤਮਕ 
ਸ਼ਬਦ ਵਰਤੇ ਜਾਂਦੇ ਹਨ ਅਤੇ ਉਹਨਾਂ ਨੂੰ ਧਾਰਮਕ 
ਜਨੂੰਨੀਆਂ ਨਾਲ ਹੀ ਨੱਥੀ ਕੀਤਾ ਜਾਂਦਾ ਹੈ। ਪਿਛੇ ਜਿਹੇ 
ਇਹ ਸ਼ੈਤਾਨੀ ਭਰੀ ਖਬਰ ਉਡਾਈ ਗਈ ਕਿ ਕੁਝ 
ਨਕਸਲਬਾੜੀ _ਨਿਹੰਗਾਂ ਦੀ ਸ਼ਕਲ ਵਿਚ ਅਤਿਵਾਦੀ 
ਕਾਰਵਾਈਆਂ ਕਰ ਰਹੇ ਹਨ ਅਤੇ ਗੁਰੂ ਨਾਨਕ ਨਿਵਾਸ 
ਵਿਚ ਉਹਨਾਂ ਨੇ ਪਨਾਹ ਲਈ ਹੈ, _ਨਕਸਲਬਾੜੀ 
ਹਲਕਿਆਂ ਵੱਲੋਂ ਇਸ ਖਬਰ ਦਾ ਜ਼ੋਰਦਾਰ ਖੰਡਨ ਕੀਤਾ 
ਗਿਆ । ਇਨਕਲਾਬੀਆਂ ਦਾ _ਕਾਰਜਖਤ੍ਰਧਰਮ ਤਾਂ 
ਬਿਲਕੁਲ ਵੱਖਰਾ ਹੈ । ਇਨਕਲਾਬੀਆਂ ਨੂੰ ਆਪਣੇ ਕੌਮ 
ਵਿਚ ਬਹੁਤ ਵਾਰੀ ਗੁਪਤਵਾਸ ਹੋਣਾ ਪੈਦਾ ਹੈ । ਉਹ 
ਗੁਪਤਵਾਸ ਹੋਕੇ ਅਪਣੇ ਲੋਕਾਂ ਦੇ ਦਰਮਿਆਨ ਹੀ 
ਰਹਿੰਦੇਂ ਹਨ, ਜੇ ਉਹਨਾਂ_ਗੁਪਤਵਾਸ ਹੌਕੇ ਨਿਹੰਗ ਹੀ 
ਬਣਨਾ ਹੈ ਤਾਂ ਉਹ ਅਪਣੇ ਇਨਕਲਾਬੀ ਕਾਰਜ ਨੂੰ 
ਕਿਸ ਤਰ੍ਹਾਂ ਨਿਭਾ ਸਕਦੇ ਹਨ ? ਅਤਿਵਾਦੀ ਉਹ ਹੈ ਜੋ 
ਦਲੀਲ ਤੋਂ` ਅੱਖਾਂ ਬੋਦ ਕਰਕੇ ਕੋਈ ਕਾਰਵਾਈ ਕਰਦਾ 
ਹੈ, ਇਨਕਲਾਬੀਆਂ ਦੀ ਤਾਂ ਸਾਰੀ ਹੱਦ ਦਲੀਲ ਤੇ 
ਖੜੀ ਹੈ । ਝੂਠ ਤੇ ਦਮਨ ਨਾਲ ਸਮਝੌਤਾ ਕਰਕੇ ਉਹ 
ਮੌਕਾ ਪ੍ਰਸਤੀ ਦਾ ਸ਼ਿਕਾਰ ਨਹੀਂ' ਹੁੰਦੇ ਇਸ ਲਈ ਸ਼ਾਇਦ 
` ਉਹ ਹਾਕਮਾਂ ਦੀਆਂ ਅੱਖਾਂ ਵਿਚ ਸਭ ਤੋਂ ਵੱਧ ਰੜਕਦੇ 
ਹਨ ਤੋਂ ਬੁਖ਼ਲਾਹਟ ਵਿਚ ਉਹਨਾਂ ਨੂੰ ਨਿਹੰਗ ਵੀ ਨਕਸਲ 
ਬਾੜੀ ਦਿੱਸਣ ਲੱਗ ਪਏ ਹਨ । 


_ਬਾੜੀ ਇੱਸਣ ਲੱਗ ਪਏ ਹਨ“... ਰਤਗ 


ਮਈ ਦਿਨ ਤੋ ਲੋਕ-ਪੱਖੀ ਪਾਰਟੀ 


ਜਸਵੇਤ ਖਾਲੜਾ 

੪, 

ਹਰ ਸਾਲ ਵਾਂਗ ਮਈ ਦਿਹਾੜੇ ਤੇ ਸਟੇਜਾਂ 
ਲਾਈਆਂ ਜਾਣਗੀਆਂ । ਵੱਖ ਵੱਖ ਪਾਰਟੀਆਂ ਅਤੇ 
ਜਥੇਬੰਦੀਆਂ ਵਲੋ ਆਪੋ ਆਪਣੇ ਪ੍ਰਭਾਵ ਅਧੀਨ ਇਕੱਠੇ 
ਹੋ ਸਕਣ ਵਾਲੇ ਮਜ਼ਦੂਰਾਂ ਤਕ ਪਹੁੰਚ ਕੀਤੀ ਜਾਵੇਗੀ 
ਅਤੇ ਉਨ੍ਹਾਂ ਨੂੰ ਉਪਦੇਸ਼ ਦਿੱਤੇ ਜਾਣਗੇ । ਪਰ ਮਜ਼ਦੂਰ 


” 


5. ਦਿੱਲੀ ਦੀਆਂ ਬਾਤਾਂ : 

ਬਰਨਾਰਡ ਸ਼ਾਅ ਦੇ ਇਕ ਨਾਟਕ ਵਿਚ ਲਤੀਫ਼ਾ 
ਆਂਦਾ ਹੈ ਕਿ ਇਕ ਮੌਟਾ ਬੰਦਾ ਇਕ ਸੁੱਕੇ ਸੜੇ ਨੂੰ ਵੇਖ 
ਕੇ ਕਹਿੰਦਾ ਲਗਦਾ ਹੈ ਕਿ ਤੂੰ ਕਿਸੇ ਕਾਲਮਾਰੋਂ ਦੇਸ਼ 
ਵਿਚੋਂ ਆਇਆ ਏ' ।'' ਸੁੱਕਾ ਸੜਾ ਬੰਦਾ ਜਵਾਬ ਦੇੱਦਾ 
ਹੈ, "ਤੈਨੂੰ ਵੇਖਕੇ ਇਹ ਲਗਦਾ ਹੈ ਕਿ ਤੂੰ ਹੀ ਸਾਰਾ ਕੁਝ 
ਖਾਕੇ ਕਾਲ _ਪਾਇਆ ਏ”--ਦਿੱਲੀ ਇਹਦੀ ਇਕ 
ਮਿਸਾਲ ਹੈ। ਮਿੱਟੀ ਨਾਲ ਮਿੱਟੀ ਹੋਣ ਵਾਲਿਆਂ ਦੀ 
ਕਮਾਈ ਇਸ ਦੇਸ਼ ਵਿਚ ਕਿਥੋ ਜਾਂਦੀ ਹੈ ? ਇਹਦੀ ਸ੍ਰਹ 
ਦਿੱਲੀ ਸ਼ਹਿਰ ਦੀ ਇਕ ਫੌਰੀ ਹੀ ਦੇ ਦੇ'ਦੀ ਹੈ । ਪਿਛਲੇ 
ਇਕ ਸਾਲ _ਵਿਚ ਜਿਹੜੇ ਪੰਜ ਸਟਾਰ ਹੋਟਲ ਤੇ ਹੋਰ 
ਬਿਲਡਿੰਗਾਂ ਦਿੱਲੀ ਵਿਚ ਉਠ _ਖਲੌਤੀਆਂ ਹਨ _ਇਹ 
ਦਸਦੀਆਂ ਹਨ ਕਿ ਥੀਨ ਡੈਮ ਲਈ ਸਰਕਾਰ ਕੋਲ ਪੈਸਾ 
ਕਿਉ” ਨਹੀਂ' ? ਜਾਂ ਪਿੰਡਾਂ ਦੇ ਵਿਕਾਸ ਲਈ ਪੈਸਾ ਕਿਉਂ 
ਨਹੀਂ ? ਪੈਸਾ ਤਾਂ ਸਰਕਾਰ ਦਾ ਟਾਲਕਟੌਰਾ ਤੈਰਾਕੀ 
ਤਲਾਬ ਬਨਾਉਣ ਵਿਚ ਖਰਚ ਹੋ ਗਿਆ ਹੈ । ਕ੍ਰੌੜਾਂ ਦੀ 
ਲਾਗਤ ਨਾਲ ਤਿਆਰ ਕੀਤਾ ਇਹ ਤਲਾਬ ਜਿਸ ਵਿਚ 
ਏਸ਼ੀਆ ਖੌਡਾਂ ਦੇ ਤੈਰਾਕੀ ਮੁਕਾਬਲੇ ਹੋਏ ਸਨ, ਉਹਦੀ 
ਹੁਣ ਕੋਈ ਵਰਤ” ਨਹੀ ਪਰ ਹਜ਼ਾਰਾਂ ਰੁਪਇਆਂ ਦਾ 
ਖਰਚ ਹਾਲੀ ਵੀ ਉਸਨੂੰ 'ਜਿਉ” ਦਾ ਤਿਉ" ਰਖਣ ਵਿਚ 
ਖਰਚ ਹੋ ਰਿਹਾ ਹੈ । ਥੀਨ ਡੈਮ ਨੇ ਪੰਜਾਬ ਤੇ ਰਾਜਸਥਾਨ 
ਦੇ ਕਿਸਾਨਾਂ ਦੇ ਬਹੁਤ ਸਾਰੇ ਪਾਣੀ ਤੇ ਬਿਜਲੀ ਦੇ ਮਸਲੇ 
ਹਲ ਕਰ ਦੇਣੇ ਸਨ, ਪਰ ਇਹ ਟਾਲਕਟੋਰਾ ਦਾ ਤੈਰਾਕੀ 
ਮਸਲਾ ਹਲ ਕਰ ਰਿਹਾ ਹੈ ? ਲੋਕਾਂ ਦੀ ਕਮਾਈ ਦੀ 
ਇਹ ਅਯੋਗ ਵਰਤੋ` ਸਾਰੇ ਸਿਸਟਮ ਦੀਆਂ ਲੋਕ ਦੁਸ਼ਮਣ 


ਨੀਤੀਆਂ ਨੂੰ ਨੰਗਾ ਕਰਦੀ ਹੈ । __ ੦ ਗੁਰਸ਼ਰਨ ਸਿੰਘ 


ਇਕ ਸੂਚਨਾ : 
ਕੈਨੇਡਾ ਤੇ ਇੰਗਲੈ'ਡ ਦੀਆਂ ਲੌਕ ਪੱਖੀ ਸੌਸਥਾਵਾਂ 


-ਦੇ ਸੱਦੇ ਤੇ ਮੈਂ ਆਪਣੀ ਨਾਟਕ ਟੌਲੀ ਨਾਲ 18 ਮਈ 


ਤੋਂ ਜੁਲਾਈ ਤਕ ਕਨੇਡਾ ਤੇ ਇੰਗਲੈਂਡ ਹੋਵਾਂਗਾ । ਇਸ 
ਲਈ ਨਾਟਕਾਂ ਬਾਰੇ ਜਾਂ 'ਸਮਤਾ' ਬਾਰੇ ਕਿਸੇ ਚਿੱਠੀ ਪਤ੍ਰ 
ਦਾ ਜਵਾਬ ਮੈ ਨਹੀਂ ਦੇ ਸਕਾਂਗਾ । 

੦ ਗੁਰਸ਼ਰਨ ਸਿੰਘ 
ਵਿਚਾਰੇ ਇਨ੍ਹਾਂ ਸਾਰਿਆਂ ਜਸ਼ਨਾਂ ਨੂੰ ਰਸਮੀ ਤੌਰ ਤੇ ਦੇਖਣ 
ਤੋਂ ਬਾਅਦ ਮਈ ਦਿਨ ਨੂੰ--ਇਕਂ ਛੁੱਟੀ ਦਾ ਦਿਹਾੜਾ 
ਸਮਝਦਿਆਂ ਹੀ ਇਸ ਨੂੰ ਇਕ ਚੰਗਾ ਦਿਨ 
ਸਮਝ ਲੈਣਗੇ--ਸਾਡੋ ਦੇਸ਼ ਵਿਚ--ਸਾਡੇ ਪਵਿਤਰ 
ਭਾਰਤ ਦੀ ਭੌਲੀ-ਭਾਲੀ ਮਜ਼ਦੂਰ ਜਮਾਤ ਦੀ ਬਦ- 
ਕਿਸਖ਼ਤੀ ਹੈ ਕਿ ਇਸ ਨੂੰ ਅਜੇ ਤਕ ਕਿਸੇ ਲੌਕ ਪੱਖੀ ਰੱ 
ਪਾਰਟੀ ਨੇ ਸਹੀ ਦਿਸ਼ਾ _ਵੱਲ _ਤੌਰਨ ਦੀ ਕੋਸ਼ਿਸ਼ _ 
ਵੀ ਨਹੀਂ ਕੀਤੀ--ਪਰ ਗੱਲ ਹਰ ਇਕ ਨੇ ਕੀਤੀ ਹੈ 
ਇਨਕਲਾਬ ਦੀ ਅਤੇ ਲੌਕ-ਪੱਖੀ ਪਾਰਟੀ ਦੀ । ਅੱਜ ਵੀ 

5 


ਲੱ ਲਈ __ “<ਘਲਰਲ ਆ 


ਹਾਲਤਾਂ ਉਹੋ ਹਨ ਜੋ ਅੱਧੀ ਸਦੀ ਪਹਿਲਾਂ ਸਨ । 
ਕਿਓ' ਲੋੜ ਪੈ ਰਹੀ ਹੈ ਕਿ ਗੁਰਸ਼ਰਨ ਸਿੰਘ ਨੂੰ ਲੌਕ- 
ਪਖੀ ਪਾਰਟੀ ਖੜੀ ਕਰਨ ਦੀ ਅਤੇ ਜੈਕਾਰੇ ਨੂੰ ਕਿਸੇ 
ਨਵੀਂ ਇਨਕਲਾਬੀ ਪਾਰਟੀ ਦੀ ਉਸਾਰੀ ਕਰਨ ਦੀ ? 
'ਸਿਰਫ਼ ਇਸ ਕਰਕੇ ਕਿਉਕਿ ਉਨ੍ਹਾਂ ਨੂੰ ਸੁਤੇ-ਸਿਧ 
ਇਹ ਅਹਿਸਾਸ ਹੋ ਗਿਆ ਕਿ ਵਿਚਾਰੇ ਮਜ਼ਦੂਰਾਂ ਅਤੇ 
ਹੋਰ ਮਿਹਨਤੀ ਲੌਕਾਂ ਦੀ ਅਗਵਾਈ ਲਈ ਕੋਈ ਪਾਰਟੀ 
ਮੈਦਾਨ ਵਿਚ ਨਹੀਂ ਹੈ ।' ਮੇਰੀ ਇਸ ਗੱਲ ਤੋ ਕਈ 
ਵਿਚਾਰੇ ਔਖੋ ਹੋਣਗੇ ਜੋ ਕੇ ਦਾਅਵੇ ਕਰੀ ਜਾਂਦੇ ਹਨ 
ਕਿ ਉਨ੍ਹਾਂ ਕੋਲ ਇਕ ਕਮਿਊਨਿਸਟ ਪਾਰਟੀ ਹੈਗੀ । 
ਉੱਝ ਇਸ ਗੱਲ ਤੋ ਮੁਨਕਰ ਨਹੀਂ ਹੋਇਆ ਜਾ 
ਸਕਦਾ ਕਿ ਸਾਡੇ ਦੋਸ਼ ਵਿਚ ਬਹੁਤ ਸਾਰੇ ਲੋਕ ਨਿਜੀ 
ਰ੍ਰਪ ਵਿਚ ਜਾਂ ਆਪੋ ਆਪਣੀਆਂ ਬਣਾਈਆਂ ਹੋਈਆਂ 
ਟੋਲੀਆਂ ਵਲੋਂ ਮਜ਼ਦੂਰਾਂ ਤੇ ਮਿਹਨਤੀ ਲੋਕਾਂ ਦੀ ਬੰਦ- 
ਖਲਾਸੀ ਵਾਸਤੇ ਚਾਗਜੋਈ ਕਰ ਰਹੇ ਹਨ ਜਿਨ੍ਹਾਂ ਵਿਚ 
ਗੁਰਸ਼ਰਨ ਸਿੰਘ, ਜੈਕਾਰੇ ਵਾਲੇ ਸੁਰਖ ਰੇਖਾ ਵਾਲੇ ਜਾਂ 
ਲਾਲ ਝੰਡੇ ਵਾਲੇ ਆਉਦੇ ਹਨ । ਪਰ ਇਨ੍ਹਾਂ ਚੋ“ ਕੋਈ 
ਵੀ ਮਜ਼ਦੂਰਾਂ ਤੇ ਹੋਰ ਮਿਹਨਤੀ ਤਬਕਿਆਂ ਦੀ ਨਬਜ਼ 
ਫੜਕੇ ਉਨ੍ਹਾਂ ਨੂੰ ਲਾਮਬੋਦ ਨਹੀ ਕਰ ਸਕਿਆ ਅਤੇ ਨਾ 
ਹੀ ਅੱਜ ਤੱਕ ਇਸ ਪਾਸੋ ਕੋਈ ਪ੍ਰਗਤੀ ਕਰ ਸਕੇ ਹਨ । 
ਕਹਿਣ ਨੂੰ ਇਹ ਗੱਲ ਕਹੀ ਜਾ ਸਕਦੀ ਹੈ ਕਿ 1925 
ਵਿਚ ਭਾਰਤ ਅੰਦਰ ਕਮਿਊਨਿਸਟ ਪਾਰਟੀ ਕਾਇਮ 
ਕਰ ਦਿੱਤੀ ਸੀ । ਪਰ ਉਹ ਵਿਚਾਰੀ ਕਮਿਊਨਿਸਟ 
ਪਾਰਟੀ ਆਪਣੇ 18ਵੇ' ਸਾਲ 1943 ਵਿਚ ਹੋਈ ਪਹਿਲੀ 
ਕਾਂਗਰਸ 'ਚ ਹੜਤਾਲਾਂ ਵਿਰੋਧੀ ਮਤਾ ਪਾਸ ਕਰਦੀ ਹੈ 
ਰੀਪੋਰਟ ਪਾਸ ਕਰਦਿਆਂ ਕਹਿੰਦੀ ਹੈ ਕਿ "ਜੇ ਕਿਤੇ 
ਹੜਤਾਲ ਹੁੰਦੀ ਹੈ ਤਾਂ ਇਹ ਮਜ਼ਦੂਰ ਜਮਾਤ ਦੀ 
ਸਿਆਸੀ ਹਾਰ ਹੋਵੇਗੀ । ਅੰਨ ਸੰਕਟ ਦੇ ਹੱਲ ਬਾਰੇ 
ਪਾਰਟੀ ਕਹਿੰਦੀ ਹੈ ਕਿ “ਸਾਨੂੰ ਅੰਨ ਦੇ ਭੰਡਾਰਾਂ ਜਾ 
ਜਗੀਰਦਾਰਾਂ ਤੇ ਧਾਵੇ ਨਹੀ` ਬੋਲਣੇ ਚਾਹੀਏ ਸਗੋ" ਅੰਨ- 
ਮਸਲੋਂ ਤੇ ਦੈਗੇ ਫਸਾਦ ਕਰਨ ਵਾਲਿਆਂ ਦਾ ਵਿਰੋਧ 
ਕਰਨਾ ਚਾਹੀਦਾ ਹੈ'' । ਫਿਰ ਏਸੋ ਪਾਰਟੀ ਦੇ ਅੰਦਰ 
1948 ਰੌਧੀਵੇ ਦੀ ਅੱਤਵਾਦੀ ਲਾਈਨ ਮਜ਼ਦੂਰਾਂ ਨੂੰ ਹਰ 
ਥਾਂ ਬਗ਼ਾਵਤ ਦਾ ਝੰਡਾ ਖੜਾ ਕਰਨ ਲਈ ਕਹਿ ਰਹੀ 
ਸੀ। ਰਾਜੇਸ਼ਵਰ ਰਾਓ ਲੌਕ-ਯੁਧ ਦਾ ਨਾਅਰਾ ਲੈ ਕੇ 
ਆਇਆ ਤੋਂ ਜ਼ਮੀਨ ਹੱਲ ਵਾਹਕ ਦੀ ਦੋ ਕੇ'ਦਰੀ ਨਾਅਰੇ 
ਤੇ ਤਿਲੰਗਾਨਾਂ ਘੋਲ ਲੜਿਆ ਗਿਆ । ਫਿਰ ਸਾਜ਼ਸ਼ੀ 
_ਢੰਗ ਨਾਲ ਇਹ ਘੋਲ ਵਾਪਸ ਲਿਆ ਗਿਆ ਅਤੇ 
ਨਾਂਗੀ ਰੰਡੀ ਸਮੇਤ ਤਿਲੰਗਾਨਾਂ ਦੇ ਯੋਧੇ ਪ'ਰਲੀਮੈ'ਟ 
ਵਿਚ ਜਾ ਬਿਰਾਜੇ । ਅਮ੍ਰਿਤਸਰ ਦੀ ਪਾਰਟੀ ਕਾਂਗਰਸ 
`ਨੇ ਕਮਿਊਨਿਸਟ ਪਾਰਟੀ ਦੇ ਪ੍ਰੋਗਰਾਮ ਵਿਚੋਂ” ਹਿੰਸਾ ਦਾ 
ਸ਼ਬਦ ਕੱਢ ਕੇ ਗਾਂਧੀ ਦੀ ਪੂਰਨ ਭਗਤੀ ਦਾ ਸਬ੍ਹਤ 
6 


੧ 


ਦਿਤਾ ਅਤੇ ਬਾਅਦ ਵਿਚ ਹਿੰਦ-ਚੀਨ ਲੜਾਈ ਸਮੇ 
ਕੇਂਦਰੀ ਕਮੋਟੀ ਦੇ ਇਕ ਧੜੇ ਵੱਲੋ ਰੂਸ ਦੇ ਕਹਿਣ ਤੇ 
ਚੀਨ ਵਿਰੌਧੀ ਨਾਅਰਾ ਦਿਤਾ ਤੋਂ ਦੂਜਿਆਂ ਨੂੰ ਅੰਦਰ 
ਕਰਾਉਣ ਲਈ ਉਨ੍ਹਾਂ ਤੋ ਚੀਨ ਪੱਖੀ ਹੋਣ ਦਾ ਦੋਸ਼ 
ਲਾਉ'ਦਿਆਂ ਸਰਕਾਰ ਨੂੰ ਲਿਸਟਾਂ ਦਿੱਤੀਆਂ । ਉਨ੍ਹਾਂ 
ਵਿਚਾਰੇ ਅਖੌਤੀ ਚੀਨ ਪੱਖੀਆਂ ਦੇ ਲੀਡਰਾਂ ਨੂੰ ਰਿਹਈ 
ਵਾਸਤੇ ਬਸਵਾਪੁਜਈਆ ਰਾਹੀ" ਗ੍ਰਹਿ ਮੰਤਰੀ ਨੂੰ ਚਿੱਠੀ 
ਲਿਖਣੀ ਪਈ ਕਿ ਅਸੀ ਹਰ _ਹਮਲਾਵਰ ਵਿਰ੍ਧ 
ਸਰਕਾਰ ਦਾ ਸਾਥ ਦੇਵਾਂਗੇ । ਲੌਕਾਂ ਨੇ 'ਮਹਾਨ ਮਜ਼ਦੂਰ 
ਆਗੂ ਐਸ.ਏ., ਡਾਗੇ ਵਲੋ” ਅੰਗਰੇਜ਼ਾਂ ਦੀ ਵਫਾਦਾਰੀ 
ਲਈ ਲਿਖੇ ਖੱਤ ਵੀ ਉਨੀ” ਦਿਨੀ' ਲੀਕ ਹੋ ਕੇ 
ਅਖਬਾਰਾਂ ਵਿਚ ਛਪੇ ਪੜੇ । ਇਸ ਰੌਲ ਘਚੌਲੇ ਵਿਚ 
ਨਕਸਲਬਾੜੀ ਦੀ ਕਿਸਾਨ ਬਗਾਵਤ ਨੇ ਮਿਹਨਤੀ ਲਕਾਂ 
ਵਾਸਤੇ ਆਸ ਦੀ ਕਿਰਨ ਪਦਾ ਕੀਤੀ । ਇਸ ਇਲਾਕੇ 
ਦੇ ਆਗੂ ਮੌਜੂਮਦਾਰ ਅਤੇ ਆਂਧਰਾ ਪ੍ਰਦੇਸ਼ ਦੇ ਡੀ. ਵੀ. 
ਰਾਓ--ਨਾਗੀ ਰੈਡੀ ਦੇ ਆਪਸੀ ਚੌਧਰ-ਭੇੜ ਨੇ ਇਸ 
ਲਹਿਰ ਨੂੰ ਵੀ ਮੱਧਮ ਕਰ ਦਿੱਤਾ । ਪਾਰਟੀ ਉਸਾਰੀ 
ਜਾਵੇ ਕਿ ਨਾ ਪਹਿਲਾਂ ਇਕ ਸਹਿਮਤ ਨਹੀ” ਸੀ ਤੇ 
ਫਿਰ ਦੂਜਾ । ਆਖਰ 25 ਅਪਰੈਲ 196 ਨੂੰ ਸੀ. ਪੀ. 
ਆਈ. ਐਮ. ਐਲ. ਦਾ ਜਨਮ ਹੋਇਆ । ਪਰ ਇਹ 
ਵਿਚਾਰੋ ਪਹਿਲੇ ਚਾਲੀ ਸਾਲਾਂ ਦੇ ਤਜਰਥੇ ਵਿਚੋ ਆਪਣੀ 
ਸਮਝ ਬਣ'ਉਣ ਦੀ ਥਾਂ ਸਿਲੀਗੂੜੀ ਇਲਾਕਾ ਕਮੋਟੀ 
ਦੇ ਤਜਰਬੋ ਦੁਆਲੇ ਪਾਰਟੀ ਉਸਰਨ ਲੱਗ ਪਏ । ਲੋਕਾਂ 
ਸੋਧਵਾਦੀਆਂ ਤੋ ਖਹਿੜਾ ਛੁਡਾ ਕੇ ਇਨ੍ਹਾਂ ਦਾ ਸੁਆਗਤ 
ਕੀਤਾ ਜੋ ਕਰਨਾ ਬਣਦਾ ਵੀ ਸੀ । ਪਰ ਬਿਨਾਂ ਕਿਸੇ 
ਠੋਸ ਵਿਸ਼ਲੇਸ਼ਨ ਦੇ ਹਰ ਥਾਂ ਇੱਕੋ ਜਿਹੇ ਐਕਸ਼ਨ, ਇਕੇਂ 
ਨਾਅਰੇ ਸਿਰਲਥ ਯੋਧਿਆਂ ਦੀਆਂ ਕੁਰਬਾਨੀਆਂ ਤੋ” ਬਿਨਾਂ 
ਇਤਿਹਾਸ ਵਿਚ ਹੋਰ ਵਧਾ ਨਾ ਕਰ ਸਕੇ । ਉਸ ਤੋ` 
ਬਾਅਦ ਪਾਰਟੀ ਬਣਾਉਣ ਵਾਲੇ ਤੇ ਨਾ ਬਣਾਉਣ ਵਾਲੇ 
ਇਸ ਤਰ੍ਹਾਂ ਖਿੰਡੇ ਜਿਵੇਂ ਜਨਤਾ ਪਾਰਟੀ ਖਿੰਡੀ ਸੀ । 


`ਪਰ ਜਨਤਾ ਪਾਰਟੀ ਬਾਰੇ--ਉਸਦੇ ਖਿੰਡਾਅ ਬਾਰੋ 


ਘੰਟਿਆਂ ਬੱਧੀ ਬੋਲ ਸਕਣ ਵਾਲੇ ਆਪਣੇ ਖਿੰਡਾਅ ਬਾਰੇ 
ਬੋਲਣ ਤੇ ਪੜਚਲਣ ਤੋ" ਝਿਜਕਦੇ ਹਨ । ਜ਼ਿਆਦਾਤਰ 
ਲੌਕ ਇਸ ਦਾ ਕਾਰਨ ਇਕ ਦੂਜੇ ਤੇ ਸੁੱਟ ਕੇ ਗੈਰ- 
ਵਿਗਿਆਨਕ ਦਲੀਲਾਂ ਦੇਦੇ ਆਪ ਬਰੀ ਹੋਣਾ ਚਾਹੁੰਦੇ 
ਹਨ । ਇਸ ਤਰੀਕੇ ਨਾਲ ਉਹਨਾਂ ਦੇ ਚਿਹਰੋਂ ਤਾਂ ਨਿਖਰ 
ਸਕਦੇ ਹਨ ਪਰ ਲੌਕਾਂ ਲਈ ਮਨ-ਮੋਹਨੇ ਨਹੀ ਬਣ 
ਸਕਦੇ । ਕਿਉਕਿ ਲੋਕਾਂ ਦ' ਸੁਆਲ ਇਹ ਨਹੀ” ਹੈ 
ਕਿ ਚਾਰੂ ਗਲਤ _ਸੀ ਜਾਂ ਨਾਗੀ ਰੰਡੀ, ਸੱਤ ਨਰੈਣ 
ਗਲਤ ਸੀ ਜਾਂ ਕਾਨੂੰ ਸਨਿਆਲ ਲੌਕਾਂ ਦਾ ਸੁਆਲ ਤਾਂ 
ਇਹ ਹੈ ਕਿ ਉਨ੍ਹਾਂ ਦਾ ਪ੍ਰੋਗਰਾਮ ਕੀ ਸੀ ਤੇ ਅੱਜ ਕੀ ਹੈ? 
(ਬਾਕੀ ਦੇਖੋ ਸਫਾ ਨੰ: 36) 


_ ਇੱਕ ਇਤਿਹਾਸਕ ਦਸਤਾਵੇਜ਼ 


ਕਾਰਲ ਮਾਰਕਸ ਦੇ ਮਜ਼ਦੂਰਾੰ ਨੂੰ ਪੁੱਛੇ ਸ਼ੌ ਸ਼ਵਾਲ 
[ਮਈ ਦਿਹਾੜੇ ਲਈ ਵਿਸ਼ੇਸ਼] 
(ਹੇਠ ਲਿਖੀ ਲਿਖਤ ਦਾ ਪ੍ਰੋ. ਹਰਬੰਸ ਮੁਖੀਆ ਨੇ ਅੰਗਰੇਜ਼ੀ ਤੋਂ ਹਿੰਦੀ ਅਨੁਵਾਦ ਕੀਤਾ ਹੈ ਤੇ ਹਿੰਦੀ ਵਿਚ 


ਇਹ ਲਾਲ ਬਹਾਦੁਰ ਵਰਮਾ ਰਾਹੀ” ਗੌਰਖਪੁਰ ਤੋਂ ਸੰਪਾਦਤ ਪੱਤਰਕਾ _ਇਤਿਹਾਸ' ਵਿਚ ਛਪ ਰਹੀ ਹੈ । ਏਸ 
_ ਲਿਖਤ ਦਾ ਮਹੱਤਵ ਤਾਂ ਆਪੂੰ ਸਪਸ਼ਟ ਹੈ, ਸਿਰਫ ਇਨ੍ਹਾਂ `ਹੌਰ ਜੋੜਣ ਦੀ ਲੌੜ ਹੈ ਕਿ _ਏਸ ਵਰ੍ਹੇ ਮਈ ਦਿਹਾੜੇ 


ਮੌਕੇ ਮਜ਼ਦੂਰ ਜਮਾਤ ਵਿਚ ਕੌਮ ਕਰਦੇ ਸਰਗਰਮ ਕਾਰਕੁਨਾਂ ਨੂੰ ਇਸ ਨੂੰ ਗਹੁ ਨਾਲ ਪੜ-ਵਾਚ ਕੇ ਮਜ਼ਦੂਰ ਜਮਾਤ 
ਦੀ ਜ਼ਿੰਦਗੀ ਨੂੰ ਉਸ ਦੇ ਬਹੁਪੱਖੀ ਰੂਪ ਵਿਚ ਸਮਝਣ ਦਾ ਜਤਨ ਕਰਨਾ ਚਾਹੀਦਾ ਹੈ--ਪੰ. ਅਠੁ-) 


(ਇਹ ਸਵਾਲ ਫਰਾਂਸੀਸੀ ਜ਼ਬਾਨ ਵਿਚ ਪਹਿਲੀ 
ਵਾਰ 20 ਅਪ੍ਰੈਲ 1890 ਨੂੰ ਪ੍ਰਕਾਸ਼ਤ ਹੋਏ । ਬਾਦ 
ਵਿਚ 1933 ਵਿਚ ਏਨ੍ਹਾਂ ਦਾ ਅੰਗਰੇਜ਼ੀ _ਅਨੁਵਾਦ 
'ਕਮਿਉ'ਨਿਸਟ ਇੰਟਰਨੈਜਨਲ' ਵਿਚ ਪ੍ਰਕਾਸ਼ਿਤ 
ਹੋਇਆ !) 
ਭੂਮਿਕਾ 

ਅੱਜ _ਤੱਕ ਕਿਸੇ ਸਰਕਾਰ ਨੇ, ਭਾਵੇਂ ਉਹ 
ਰਜਵਾੜਾਸ਼ਾਹੀ . ਹੋਵੇ ਜਾਂ _ਪੂੰਜੀਵਾਦੀ-ਲੋਕਤਾਂਤਰਿਕ, 
ਫਰਾਂਸ ਦੀ ਮਜ਼ਦੂਰ ਜਮਾਤ ਦੀਆਂ ਹਾਲਤਾਂ ਦਾ ਗੌਭੀਰ 
ਅਧਿਐਨ ਕਰਨ ਦੀ ਕਦੀ ਵੀ ਹਿੰਮਤ ਨਹੀ ਦਿਖਾਈ । 
ਇਹ ਗ਼ਲਤ ਉਸ ਵੱਲੋਂ ਹੈ, ਜਿਸ ਵੇਲੇ ਖੋਤੀ, ਵਿੱਤ, 
ਉਦਯੋਗ, ਵਣਜ _ ਅਤੇ _ਰਾਜਨੀਤੀ __ਆਦਿ ਦੀਆਂ 
ਵਿਵਸਥਾਵਾਂ ਦੇ ਖਿੰਡਾਅ ਨਾਲ ਸੰਬੰਧਤ ਅਨੇਕਾਂ 
ਅਧਿਐਨ ਕੀਤੇ ਜਾ ਚੁੱਕੇ ਹਨ । 

ਬਰਤਾਨਵੀ ਸਰਕਾਰ ਦੀ _ ਨਿਗਰਾਨੀ ਵਿਚ 
ਕੀਤੀਆਂ ਗਈਆਂ ਖੋਜਾਂ ਤੋ ਪੂੰਜੀਵਾਦੀ ਸ਼ੋਸ਼ਣ ਦੇ ਜੋ 
ਡਰਾਉਣੇ ਤੱਥ ਸਾਹਮਣੇ ਆਏ ਹਨ ਅਤੇ ਜਿਨ੍ਹਾਂ ਕਰਕੇ 
ਬਰਤਾਨਵੀ ਸਰਕਾਰ ਨੂੰ ਮਜ਼ਬੂਰ ਹੋ ਕੇ ਕਈ ਕਾਨੂੰਨ 
ਬਣਾਉਣੇ ਪਏ (ਜਿਵੇ ਦਸ ਘੰਟੇ ਦੀ ਦਿਹਾੜੀ ਨਿਸ਼ਚਿਤ 
ਕਰਨ ਦਾ ਕਾਨੂੰਨ, ਜਾਂ ਫੇਰ ਔਰਤਾਂ ਦੇ ਬੱਚਿਆਂ ਦੀ 
ਮਜ਼ਦੂਰੀ ਨਾਲ ਸੰਬੰਧਤ ਕਾਨੂੰਨ, ਆਦਿ), ਏਨ੍ਹਾਂ ਕਰਕੇ 
ਫਰਾਂਸੀਸੀ ਪੂੰਜੀਪਤੀ ਜਮਾਤ ਏਸ ਤਰ੍ਹਾਂ ਦੀ ਨਿਰਪੁੱਖ 
ਖੋਜ ਤੋ ਹੋਰ ਵੀ ਜ਼ਿਆਦਾ ਤਹਿ ਗਈ ਹੈ ਕਿ ਏਸ 
ਤਰ੍ਹਾਂ ਦੇ ਸੰਯੋਜਤ ਅਧਿਐਨ ਨਾਲ ਨਾ ਜਾਣੇ ਕਿੰਨੇ 
ਤਰ੍ਹਾਂ ਦੇ ਖ਼ਤਰ ਖੜੇ ਹੋ ਜਾਣ । 

ਏਸ ਉਮੀਦ ਵਿਚ ਕਿ ਸਾਡੀਆਂ ਕੋਸ਼ਿਸ਼ ਤੋੰ 
ਪ੍ਰੌਰਤ ਹੋ ਕੇ ਫਰਾਂਸ ਦੀ ਲੌਕਤੌਤਰੀ ਸਰਕਾਰ ਇੰਗਲੈ'ਡ 
ਦੀ ਰਜਵਾੜਾਸ਼ਾਹੀ ਸਰਕਾਰ ਦੀ ਲੀਹ ਤੇ ਚਲ ਕੇ 
ਪੂੰਜੀਵਾਦੀ ਸ਼ੋਸ਼ਣ ਦੀਆਂ ਕਰਤੂਤਾਂ ਦੀ ਤਹਿਕੀਕਾਤ 


ਕਰਨ ਲਈ ਮੰਨ ਜਾਵੇ, ਅਸੀ ਆਪਣੇ ਤੁੱਛ ਸਾਧਨਾਂ 
ਨਾਲ ਇਹ ਪ੍ਰਸ਼ਨਾਵਲੀ ਤਿਆਰ ਕਰ ਰਹੋ ਹਾਂ। 
ਆਪਣੀ ਏਸ ਕੋਸ਼ਿਸ਼ ਵਿਚ ਸਾਨੂੰ ਉਮੀਦ ਹੈ ਕਿ 
ਪਿੰਡਾਂ ਤੇ ਸ਼ਹਿਰ ਦੇ ਉਹ ਸਾਰੇ ਮਜ਼ਦੂਰ ਸਾਡੀ ਮੱਦਦ 
ਕਰਨਗੇ, ਜਿਨ੍ਹਾਂ ਤੋਂ ਬਿਨਾਂ ਕੋਈ ਹੋਰ ਉਨ੍ਹਾਂ ਗ਼ੈਰ- 
ਮਨੁੱਖੀ ਹਾਲਤਾਂ ਨੂੰ ਬਿਆਨ ਨਹੀ ਕਰ _ਸਕਦਾ, 
ਜਿਨ੍ਹਾਂ 'ਚ ਉਹ ਜਿਉੱਦੇ ਹਨ ਅਤੇ ਜਿਨ੍ਹਾਂ ਵਿਚ ਏਨੀ 
ਚੋਤਨਾ ਹੈ ਕਿ ਸਿਰਫ ਉਹ ਖੁਦ, ਨਾਕਿ ਕੋਈ ਗੈਬੀ 
ਤਾਕਤ, ਉਨ੍ਹਾਂ ਭੈੜੀਆਂ ਸਮਾਜਿਕ ਹਾਲਤਾਂ ਦਾ ਇਲਾਜ 
ਕਰ ਸਕਦੇ ਹਨ । ਅਸੀ” ਹਰ ਤਰ੍ਹਾਂ ਦੇ ਵਿਚਾਰਾਂ ਵਾਲ 
ਸਮਾਜਵਾਦੀਆਂ ਤੋ ਵੀ ਮੱਦਦ ਦੀ ਆਸ ਕਰਦੇ ਹਾਂ, 
ਜਿਹੜੇ ਸਮਾਜ ਨੂੰ ਸੁਧਾਰਣ ਦੀ ਇੱਛਾ ਰੱਖਦੇ ਹਨ ਅਤੇ 
ਜਿਨ੍ਹਾਂ ਲਈ ਇਹ ਚੰਗੀ ਤਰ੍ਹਾਂ ਜਾਣਨਾ ਜ਼ਰੂਰੀ ਹੈ ਕਿ 
ਉਹ ਮਜ਼ਦੂਰ ਜਮਾਤ, ਭਵਿੱਖ ਜਿਸ ਦੀ ਧੋਰੋਹਰ ਹੈ, 
ਕਿੰਨਾਂ ਹਾਲਤਾਂ ਵਿਚ ਮਜ਼ਦੂਰੀ ਕਰਦੀ ਹੈ ਅਤੇ ਸਮਾਜ 
ਨੂੰ ਬਦਲਣ ਦੀ ਪ੍ਰਕ੍ਰਿਆ ਨੂੰ ਉਹ ਕਿਵੇਂ ਤਾਕਤ 
ਦਿੰਦੀ ਹੈ । 

ਮਜ਼ਦੂਰ ਜਮਾਤ ਸੰਬਧੀ ਇਹ ਤੱਥ ਇਕੱਤਰ 
ਕਰਨਾ ਸਮਾਜਵਾਦੀ ਲੋਕਰਾਜ ਦਾ ਪਹਿਲਾ ਫਰਜ਼ ਬਣ 
ਜਾਂਦਾ ਹੈ, ਜਿਸ ਰਾਹੀ” ਸਮਾਜੀ ਢਾਂਚੇ ਨੂੰ ਬਦਲਣ 
ਲਈ ਕਦਮ ਚੁੱਕੇ ਜਾ ਸਕਣ ! 

[ਸਵਾਲ ] 
ਹੈ, 
ਤੁਸੀ" ਕਿਸ ਉਦਯੋਗ ਵਿਚ ਕੰਮ ਕਰਦੇ ਹੋ ? 


੍ ਜਿਸ _ਕਾਰਖ਼ਾਨੇ ਵਿਚ ਤੁਸੀਂ ਕੰਮ ਕਰਦੇਂ ਹੋ, ਕੀ 


ਉਸ ਦਾ ਮਾਲਕ ਇੱਕ ਪੂੰਜੀਪਤੀ ਹੈ ਜਾਂ ਉਹ ਕਈ 
ਸਾਂਝੀਦਾਰਾਂ ਦੀ ਕੌਪਨੀ ਹੈ ? ਤੁਹਾਡੇ ਕਾਰਖ਼ਾਨੇ 
ਦੇ ਮਾਲਕਾਂ ਜਾਂ ਕੰਪਨੀ ਦੇ ਡਾਇਰੌਕਟਰਾਂ ਦੇ ਨਾਂ 
ਵੀ ਦੱਸੋ ? 


10. 


1 


1 ੭ 


। 
ਆ ਰੰ ਰਾ 


ਤੁਹਾਡੇ ਕਾਰਖ਼ਾਨੇ ਵਿਚ ਕਿੰਨੇ ਲੋਕ ਕੌਮ ਕਰਦੇ ਹਨ $ 
ਉਨ੍ਹਾਂ ਮਜ਼ਦੂਰਾਂ ਦੀ ਉਮਰ ਕੀ ਹੋਵੇਗੀ ? ਉਨ੍ਹਾਂ 
ਵਿਚ ਮਰਦ ਕਿੰਨ੍ਹੋ ਤੇ ਔਰਤਾਂ ਕਿੰਨ੍ਹੀਆਂ ਹਨ ? 

ਬੱਤੇ (ਮੁੰਡੇ ਤੇ ਕੁੜੀਆਂ) ਕਿੰਨ੍ਹੀ ਉਮਰ ਤੋ ਕੌਮ 
ਤੇ ਲਾ ਲਏ ਜਾਂਦੇ ਹਨ ?_ 

ਆਮ ਮਜ਼ਦੂਰਾਂ ਤੋਂ` ਬਿਨਾਂ ਇਸ 
ਕਿੰਨੇਂ ਸੁਪਰਵਾਈਜ਼ਰ ਤੇ ਏਸ ਤਰ੍ਹਾਂ ਦੇ ਹੋਰ 
ਮੁਲਾਜ਼ਮ ਹਨ $ ਰ੍ 

ਤੁਹਾਡੇ ਕਾਰਖਾਨੇ ਵਿਚ ਅਜਿਹੇ ਆਦਮੀ ਵੀ ਹੋਣਗੇ, 
ਜੋ ਕੰਮ ਸਿੱਖਣ ਆਏ ਹਨ ? ਏਸ ਤਰ੍ਹਾਂ ਦੈ ਆਦਮੀ 
ਕਿੰਨ੍ਹੇ ਹਨ ? 

ਰਰ ਰੋਜ਼ ਤੇ ਹਮੇਸ਼ਾ ਕੰਮ ਕਰਨ ਵਾਲੇ , ਮਜ਼ਦੂਰਾਂ ਤੱ 
ਇਲਾਵਾ ਇਲਾਵਾ ਇੱਥੋ ਕੁੱਝ ਅਜਿਹੇ ਮਜ਼ਦੂਰ ਵੀ 
ਕੌਮ ਤੇ ਲਾਏ ਜਾਂਦੇ ਹਨ, ਜਿਨ੍ਹਾਂ ਤਂ ਖਾਸ ਮਕਿਆਂ 
ਤੇ ਕੰਮ ਲਿਆ ਜਾਂਦਾ ਹੈ ਅਤੇ ਜੋ ਹਮੇਸ਼ਾਂ ਕੰਮ 
ਕਰਨ ਵਾਲੇ ਮਜ਼ਦੂਰਾਂ ਤੱ ਇਲਾਵਾ ਹੋਣ ? 

ਕੀ ਤੁਹਾਡਾ ਮਾਲਕ (ਕਾਰਖ਼ਾਨੇ ਵਿਚ) ਪੈਦਾਵਾਰ 
ਸਥਾਨਕ ਖੱਪਤ ਲਈ ਹੀ ਕਰਦਾ ਹੈ ਜਾਂ ਕਿ ਦੇਸ਼ 
ਭੁਰ ਵਿਚ ਖੱਪਤ ਲਈ ਪੈਦਾ ਕਰਦਾ ਜਾਂ ਫੇਰ 
ਬਦੇਸ਼ਾਂ ਵਿਚ ਦਰਾਮਦ ਲਈ ? 

ਕਾਰਖਾਨਾ ਪਿੰਡ ਵਿਚ ਹੈ ਜਾਂ ਸ਼ਹਿਰ ਵਿਚ ? 
ਮਿਹਰਬਾਨੀ ਕਰਕੇ ਥਾਂ ਦਾ ਨਾਂ ਵੀ ਦੱਸ ਦਿਓ । 

ਜੇ ਤੁਰਾਡਾ ਕਾਰਖ਼ਾਨਾ ਪਿੰਡ ਵਿਚ ਹੈ ਤਾਂ ਕੀ ਤੁਸੀਂ 
ਇਥੋ ਹੀ ਮਜ਼ਦੂਰੀ ਕਰਕੇ ਆਪਣਾ ਨਿਰਬਾਹ ਕਰ 
ਲੈੱਦੇ ਹੋ ਜਾਂ ਤੁਹਾਨੂੰ ਖੇਤ ਵਿਚ ਵੀ ਮਜ਼ਦੂਰੀ ਕਰਨੀ 
ਪੈਂਦੀ ਹੈ ? 

ਕੀ ਤੁਸੀਂ ਮਜ਼ਦੂਰੀ ਸਿਰਫ ਹੱਥਾਂ ਨਾਲ ਈ ਕਰਦੇ 
ਰੋ ਜਾਂ ਮਸ਼ੀਨਾਂ ਦਾ ਇਸਤੇਮਾਲ ਵੀ ਕਰਦੇ ਹੋ ? 


` ਤੁਹਾਡੇ ਉਦਯੋਗ ਵਿਚ ਕੌਮ ਦੀ ਵੰਡ ਕਿਸ਼ ਤਰ੍ਹਾਂ 


ਦੀ ਹੈ ? ਮਿਹਰਬਾਨੀ ਕਰਕੇ ਇਸ ਨੂੰ ਵਿਸਥਾਰ , 


ਨਾਲ ਦੱਸੋ” । 


_ ਕੀ ਤ੍ਹਾਡੇ ਕਾਰਖ਼ਾਨੇ ਦੀਆਂ ਕੁੱਝ ਮਸ਼ੀਨਾਂ ਭਾਫ 


ਨਾਲ ਵੀ ਚਲਦੀਆਂ ਹਨ ? 


(1 ) ਓਨ੍ਹਾਂ ਕਮਰਿਆਂ ਦੀ ਸੂਚੀ ਬਣਾ ਦਿਓ, ਜਿਨ੍ਹਾਂ ਵਿਚ 


ਤੁਹਾਡੇ ਉਦਯੋਗ ਦੀਆਂ ਵੱਖ ਵੱਖ ਸ਼ਾਖਾਵਾਂ ਦੇ 
ਕੌਮ ਹ੍ਰੈਦੇ ਹਨ । ਤੁਹਾਡੇ ਆਪਣੇ ਕੰਮ ਦੀਆਂ ਕੀ 
ਵਿਸ਼ੇਸ਼ਤਾਵਾਂ ਹਨ, ਉਨ੍ਹਾਂ ਨੂੰ ਵੀ ਦੱਸੋ ਇਹ 
ਦੱਸਦਿਆਂ ਸਾਨੂੰ ਸਿਰਫ ਇਹੋ ਨਾਂ ਦੱਸੋ ਕਿ ਤੁਹਾਂਡੇ 
ਕ੍ਰਮ ਦੀਆਂ ਤਕਨੀਤੀ ਵਿਏਸ਼ਤਾਵਾਂ ਕੀ ਹਨ, ਸਗੋ” 
ਇਹ ਵੀ ਦੱਸੋ ਕਿ ਇਸ ਨਾਲ ਤੁਹਾਡੇ ਸ਼ਰੀਰ ਅਤੇ 


ਰਗਾਂ ਨੂੰ ਕਿੰਨੀ ਤੇ ਕਿਸ ਕਿਸਮ ਦੀ ਥਕਾਵਟ 


ਖਲ ਰਾ ਵਜ 


ਕਾਰਖ਼ਾਨੇ ਵਿਚ 


ਦੀ ਉਨੀ << ਊਂ ੪ ॥ 
ਮਹਿਸੂਸ ਹੁੰਦੀ ਹੈ ਅਤੇ ਆਮ ਤੌਰ ਤੇ ਮਜ਼ਦੂਰਾਂ ਦੀ 
ਸਿਹਤ ਤੇ ਇਸਦਾ ਕੀ ਅਸਰ ਪੈੱਦਾ ਹੈ 
(16) ਕਾਰਖਾਨੇ ਦੀ ਸਫ਼ਾਈ ਦੀ ਹਾਲਤ ਸੰਬੈਧੀ ਵੀ ਕੁੱਝ 
ਦੱਸੋ-ਕਮਰੇ ਕਿੰਨੇ ਵੱਡੌ ਹਨ ? ਹਰ ਮਜ਼ਦੂਰ ਕੋਲ 
ਕਿੰਨੀ ਜਗ੍ਹ' ਹੈ ? ਕਾਰਖਾਨੇ ਵਿਚ ਹਵਾ ਆਉਣ 
ਜਾਣ ਦੀ ਕੀ ਹਾਲਤ ਹੈ ? ਕਮਰੇ ਦਾ ਤਾਪਮਾਨ 
ਕੀ ਰਹਿੰਦਾ ਹੈ ? ਕੰਧਾਂ ਤੇ ਸਫੈਟੀ ਕਦੋਂ ਕਦੀਂ 
ਹੁੰਦੀ ਹੈ ? ਪਬਲਕ ਸਹੂਲਤਾਂ ਕਿਹੋ ਜਿਹੀਆਂ ਹਨ ? 
` ਆਮ ਤੌਰ ਤੇ ਸਫ਼ਾਈ ਦੀ ਕੀ ਹਾਲਤ ਹੁੰਦੀ ਹੈ? 


ਮਸ਼ੀਨਾਂ ਸ਼ੋਰ ਕਿੰਨ੍ਹਾਂ ਕਰਦੀਆਂ ਹਨ ? ਧਾਤਾਂ ਨਾਲ 


ਬਣੀ ਧੂੜ ਕਿੰਨੀ ਡਿੱਗਦੀ ਹੈ ? ਸਿੱਲ ਕਿੰਨੀ ਹੈਦੀ 
ਹੈ? ਆਦਿ। 

(15) ਕੀ ਕਾਰਖਾਨੇ ਦੀ ਸਫਾਈ ਦੀ ਨਿਗਰਾਨੀ ਸਰਕਾਰ 
ਜਾਂ ਸਥਾਨਕ ਪ੍ਰਸ਼ਾਸ਼ਨ ਰਾਹੀਂ ਕੀਤੀ ਜਾਵੀ ਹੈ ? 
(੧8) ਕੀ ਤੁਹਾਡੇ ਉਦਯੋਗ ਵਿਚੋਂ ਕਿਸੇ ਅਜਿਹੇ ਖਾਸ 
ਹਾਨੀਕਾਰਕ ਪਦਾਰਥ ਦੀ ਨਿਕਾਸੀ ਹੁੰਦੀ ਹੈ, ਜਿਸ 
ਤੋਂ ਖਾਸ ਕਿਸਮ ਦੀਆਂ ਬਿਮਾਰੀਆਂ ਫੈਲਦੀਆਂ 

ਹੋਣ ? 

(1) ਕੀ ਤੁਹਾਡਾ ਕਾਰਖਾਨਾਂ ਮਸ਼ੀਨਾਂ ਨਾਲ ਤੇਨਿਆ 
ਹੋਇਐ ?$ 

(30) ਕੀ ਮਸ਼ੀਨਾਂ, ਮਸ਼ੀਨ-ਚਾਲਕ-ਸ਼ਕਤੀ, (ਮੋਟਰ) ਅਤੇ 
'ਫੇਜ ਸ਼ਕਤੀ ਦੇ ਵੰਡ ਦੇ ਸਾਧਨਾਂ ਨੂੰ, ਇਕ-ਦੂਜੇ ਤੋ” 
ਇਸ ਤਰ੍ਹਾਂ ਵੱਖਰਾ ਕਰਕੇ ਰੱਖਿਆ ਹੈ ਕਿ ਕੋਈ 
ਦੁਰਘਟਨਾ ਨਾ ਵਾਪਰੇ " 

(91) (ਕਾਰਖਾਨੇ ਵਿਚ) ਤੁਹਾਡੇ ਆਪਣੇ ਤਜਰਬੇ ਵਿਚ 
ਜੋ ਦੁਰਘਟਨਾਵਾਂ ਵਾਪਰੀਆਂ ਹੋਣ, ਉਨ੍ਹਾਂ ਦੀ ਇਕ 
ਲਿਸਟ ਬਣਾ ਦਿਓ । 

(22) ਜੇ ਤੁਸੀਂ ਕਿਸੇ ਖਦਾਨ (ਖਣ ਵਿਚ ਕੰਮ ਕਰਦੇ 
ਹੋ ਤਾਂ ਉਨ੍ਹਾਂ ਉਪਾਆਂ ਦੀ ਲਿਸਟ ਬੜਾਂ ਦਿਓ, 
ਜੋ ਤੁਹਾਡੇ ਮਾਲਕ ਨੇ ਹਵਾ ਦੇ ਆਉਣ-ਜਾਣ ਲਈ 
ਅਤੇ ਧਮਾਕੇ ਜਾਂ ਹਰ ਖਤਰਨਾਕ ਦੁਰਘਟਨਾਵਾਂ 
ਤੋਂ ਬਚਾਅ ਲਈ ਕੀਤੇ ਹਨ । 

(33) ਜੇ ਤੁਸੀਂ ਕਿਸੇ ਅਜਿਹੇ ਕਾਰਖ਼ਾਨੇ ਵਿਚ ਕੌਮ ਕਰਦੇ 
ਰੋ, ਜਿਸ ਵਿਚ ਰਸਾਇਨਕ ਪਦਾਰਥ ਜਾਂ ਧਾਤਾਂ ਜਾਂ 
ਫੋਰ ਇਸੇ ਤਰ੍ਹਾਂ ਦੇ ਵਿਸ਼ੇਸ਼ ਰੂਪ ਵਿਚ ਖਤਰਨਾਂਕ 
ਪਦਾਰਥਾਂ ਦੀ ਪੈਦਾਵਾਰ ਹੁੰਦੀ ਹੈ ਤਾਂ ਮਾਲਕਾਂ ਰਾਹੀ” 
ਸਾਵਧਾਨੀ ਦੇ ਤੌਰ ਤੇ ਕੀਤੇ ਉਪਾਵਾਂ ਦੀ ਸੂਚੀ 
ਬਣਾ ਦਿਓ । 

(99) ਤੁਹਾਡੇ ਕਾਰਖਾਨੇ ਵਿਚ ਰੌਸ਼ਨੀ ਦਾ ਕੀ ਪ੍ਰਬੰਧ ਹੈ ? 
(ਕੀ ਗੈਸ ਵਰਤੀ ਜਾਂਦੀ ਹੈ ਜਾਂ ਲਾਲਟੈਨ ?) 

(25) ਅੱਗ ਲਗ ਜਾਣ ਤੇ ਨਿਕਲਣ ਲਈ ਕੀ ਕਾਫੀ 


ਜਦ ਵਿ ਵੀ ਪੇ, ਸਿ 


ਰੇ" 


ਏਂ 

ਸਾਧਨ ਹਨ ? ਰ੍ 

(26) ਜੇ ਕੋਈ ਦੁਰਘਟਨਾ ਵਾਪਰ ਜਾਵੇ ਤਾਂ ਕੀ ਤੁਹਾਡਾ 
ਮਾਲਕ ਕਾਨੂੰਨੀ ਤੋਰ ਤੇ ਤ੍ਰਹਾਨੂੰ ਜਾਂ ਤੁਹਾਡੇ ਪਰਵਾਰ 
ਨੂੰ ਮੁਆਵਜ਼ਾ ਦੇਣ ਲਈ ਮਜ਼ਝੂਰ ਹੈ ? 

(27) ਜੇ ਨਹੀਂ ਤਾਂ ਕੀ ਕਦੀ ਉਸਨੇ ਅਜਿਹੇ ਆਦਮੀਆਂ 
ਨੂੰ ਕੋਈ ਮੁਆਵਜ਼ਾ ਦਿੱਤਾ ਹੈ ਜੋ ਉਸ ਲਈ ਧਨ 
ਕਮਾਉ'ਦੇ ਹੋਏ ਦੁਰਘਟਨਾ ਦਾ ਸ਼ਿਕਾਰ ਹੋ ਗਏ ? 

(28) ਕੀ ਤੁਹਾਡੇ ਕਾਰਖਾਨੇ ਵਿਚ ਇਲਾਜ ਦਾ ਕੋਈ 
ਪ੍ਰਬੰਧ ਹੈ ? 

(29) ਜੋ ਤੁਸੀਂ ਘਰ 'ਚ ਹੀ ਕੰਮ ਕਰਦੇ ਹੋ ਤਾਂ ਆਪਣੇ 
ਕੰਮ ਕਰਨ ਵਾਲੋਂ ਕਮਰੇ ਸੰਬੰਧੀ ਕੁੱਝ ਦੱਸੋ । ਕੀ 
ਤੁਸੀਂ ਸੰਦ ਤੇ ਛੋਟੀਆਂ ਮਸ਼ੀਨਾਂ ਵਰਤਦੇ ਹੋ ? ਕੀ 


ਤੁਹਾਡੇ ਬੱਚੋਂ ਵੀ ਤੁਹ ਡੇ ਕੰਮ ਵਿਚ ਮਦਦ ਰਰਦੇ 


ਹਨ? ਜਾਂ ਫਿਰ ਕੋਈ ਹੋਰ ਆਦਮੀ (ਵੱਡੇ ਜਾਂ 

ਰ ਛੋਟੇ, ਮਰਦ ਜਾਂ ਔਰਤ) ਤੁਹਾਡੀ ਮਦਦ ਕਰਦੇ 
ਹਨ ? ਕੀ ਤੁਸੀਂ ਨਿਜੀ ਗਾਹਕਾਂ ਲਈ ਕੰਮ ਕਰਦੇ 

ਹੋ ਜਾਂ ਕਿਸੇ ਠਕੇਦਾਰ ਲਈ ਕੌਮ ਕਰਦੇ ਹੋ ? ਕੀ 
ਤਹਾਡਾ ਉਸ ਨਾਲ ਸਿੱਧਾ ਸੰਪਰਕ ਹੈ ਜਾਂ ਕਿਸੇ 
ਦਲਾਲ ਰਾਹੀ” ? 

(30) ਇਕ ਦਿਨ ਵਿਚ ਤੁਸੀ" ਕਿੰਨੇ ਘੰਟੇ ਅਤੇ ਹਫਤੇ 
ਵਿਚ ਕਿੰਨੇ ਦਿਨ ਕੌਮ ਕਰਦੇ ਹੇ ? 

(31) ਪੂਰੇ ਸਾਲ ਵਿਚ ਕਿੰਨੀਆਂ ਪਬਲਿਕ ਛੁੱਟੀਆਂ ਹੁੰਦੀਆਂ 
ਹਨ, ਉਨ੍ਹਾਂ ਦੀ ਲਿਸਟ ਬਣਾ ਦਿਓ । 

(32) ਪਵੇ ਦਿਨ ਦੇ ਕੰਮ ਵਿਚ ਤਹਾਨੂੰ ਕਿੰਨੀ ਵੇਰਾਂ ਕੰਮ 
ਤੋਂ ਛੋਟ ਮਿਲਦੀ ਹੈ ? 

(33) ਕੀ ਤੁਸੀ ਖਾਣਾ ਨਿਸ਼ਚਿਤ ਸਮੇ" ਖਾਂਦੇ ਹੋ ਜਾਂ ਫਿਰ 
ਉਸਦਾ ਕੋਈ ਸਮਾਂ ਨਿਸ਼ਚਿਤ ਨਹੀ ਹੈ ? ਤੁਸੀ' 
ਕਾਰਖਾਨੇ ਅੰਦਰ ਹੀ ਖਾਂਦੇ ਹੋ ਜਾਂ ਉਸ ਤੱ ਬਾਹਰ 
ਜਾਕੇ ? 

(34) ਕੀ ਖਾਣਾ ਖਾਂਦਿਆਂ ਵੀ (ਕਾਰਖਾਨੇ ਦਾ) ਕੋਈ ਕੰਮ 
ਚਾਲੂ ਰਹਿੰਦਾ ਹੈ ? ੍ 

(35) ਜੋ (ਕਾਰਖਾਨੇ ਵਿਚ) ਭਾਫ ਦਾ ਇਸਤੇਮਾਲ ਹੁੰਦਾ 
ਹੈ ਤਾਂ ਕਦ ਭਾਫ ਨੂੰ ਚਲਾਇਆ ਜਾਂਦਾ ਹੈ ਤੇ ਕਦ 
ਬੋਦ ਕੀਤਾ ਜਾਂਦਾ ਹੈ ? 

(36) ਕੀ ਰਾਤ ਨੂੰ ਵੀ ਕੰਮ ਹੁੰਦਾ ਹੈ ? 

(37) ਬੱਚਿਆਂ ਤੇ 16 ਵਰ੍ਹੇ ਦੇ ਮੁੰਡਿਆਂ ਨੂੰ (ਦਿਨ ਵਿਚ) 
ਕਿੰਨੇ ਘੰਟੇ ਕੌਮ ਕਰਨਾ ਪੈਦਾ ਹੈ, ਇਸ ਬਾਰੇ 


0 
(38) ਕੀ ਬੱਚਿਆਂ ਅਤੇ ਨੌਜਵਾਨ ਮਜ਼ਦੂਰਾਂ ਨੂੰ ਵਾਰੀਆਂ 
ਵਿਚ ਸੰਯੋਜਤ ਕੀਤਾ ਗਿਆ ਹੈ ਤਾਂਕਿ ਉਹ ਕੰਮ 


_ ਚਲਦਿਆਂ ਵੀ ਇਕ-ਦੂਜੇ ਦੀ ਥਾਂ ਲੈ ਸਕਣ ? 
(39) ਕੀ ਸਰਕਾਰ ਜਾਂ ਸਥਾਨਕ ਪ੍ਰਸ਼ਾਸ਼ਨ ਬੱਚਿਆਂ ਦੀ 


ਮਜ਼ਦੂਰੀ ਨਾਲ ਸੰਬੰਧਤ ਕਾਨੂੰਨਾਂ ਨੂੰ ਹਕੀਕਤ ਵਿਚ 


ਲਾਗੂ ਕਰਦੇ ਹਨ ? ਕੀ ਮਾਲਕ ਸਰਕਾਰ ਜਾਂ 
ਸਥਾਨਕ ਪ੍ਰਸ਼ਾਸ਼ਨ ਦਾ ਕਹਿਣਾ ਮੰਨਦੇ ਹਨ ? 

(40) ਤੁਹਾਡੇ ਉਦਯੋਗ _ਵਿਚ ਲੱਗੇ ਬੱਚਿਆਂ ਅਤੇ 
ਨੌਜਵਾਨਾਂ ਲਈ ਕੀ ਸਕੂਲ ਬਣੇ ਹਨ ? ਜੇ ਹਨ 
ਤਾਂ ਸਕ੍ਰਲ ਦਾ ਸਮਾਂ ਕੀ ਹੈ ? ਇਨ੍ਹਾਂ ਨੂੰ ਚਲਾਉ£ਦਾ 
ਕੌਣ ਹੈ ? ਏਨ੍ਹਾਂ ਵਿਚ ਸਿਖਾਇਆ ਕੀ ਜਾਂਦਾ ਹੈ ? 

(41) ਜਿੱਥੇ ਰਾਤ-ਦਿਨ ਕੰਮ ਚਲਦਾ ਹੈ, ਉਥੇ ਵਾਰੀ ਦਾ 
ਕੀ ਪ੍ਰਬੰਧ ਹੈ ? 

(42) ਆਮ ਦਿਨਾਂ ਤੋ ਵੱਧ ਉਦਯੋਗਕ ਸਰਗਰਮੀ ਵੇਲੋਂ 
ਓਵਰਟਾਈਮ ਦੀ ਗਿਣਤੀ ਆਮ ਕਰਕੇ ਕਿਵੇ“ ਕੀਤੀ 
ਜਾਂਦੀ ਹੈ ? 


(43) ਕੀ ਮਸ਼ੀਨਾਂ ਦੀ ਸਫ਼ਾਈ ਲਈ ਵਿਸ਼ੇਸ਼ ਰ੍ਰਪ ਵਿਚ 


ਮਜ਼ਦੂਰ ਰੱਖੋ ਗਏ ਹਨ ? ਜਾਂ ਬਗੈਰ ਕਿਸੇ ਵਾਧੂ 
ਲਾਗਤ ਦੇ ਉਨ੍ਹਾਂ ਮਸ਼ੀਨਾਂ ਨੂੰ ਚਲਾਉਣ ਵਾਲੇ 
ਮਜ਼ਦੂਰ ਹੀ ਅਪਣੇ ਕੌਮ ਸਮੋ ਉਨ੍ਹਾਂ ਦੀ ਸਫਾਈ 
ਕਰ ਦਿੱਦੇ ਹਨ ? 

(%) ਕੌਮ ਤੇ ਦੇਰ ਨਾਲ ਪਹੈਚਣ ਅਤੇ ਉਸ ਕਾਰਨ 
ਜੁਰਮਾਨਾ ਲੱਗਣ ਦੇ ਕੀ ਨਿਯਮ ਹਨ ? ਕੌਮ ਦਿਨ 
ਵਿਚ ਕਿਸ ਸਮੇ ਸ਼ੁਰੂ ਹੰਦਾ ਹੈ ਤੇ ਖਾਣੇ ਦੇ ਵਕਫੇ 
ਬਾਦ ਫੋਰ ਕਦ ਸ਼ੁਰੂ ਹੁੰਦਾ ਹੈ ? 

(45) ਘਰ ਤੋ ਕਾਰਖਾਨੇ ਪਹੰਚਣ ਅਤੇ ਫੇਰ ਉਥੋ` ਵਾਪਸ 
ਘਰ ਮੁੜਣ ਤੱਕ ਤਹਾਨੂੰ ਕਿੰਨਾਂ ਸਮਾਂ ਲਗ ਜਾਂਦਾ 
ਹੈ ? 

੮. 

46. ਤੁਹਾਨੂੰ ਮਾਲਕਾਂ ਨਾਲ ਕਿਸ ਤਰ੍ਹਾਂ ਦੇ ਸਮਝੌਤਿਆਂ 
ਤੇ ਦਸਖ਼ਤ ਕਰਨੌ ਪੈਦੇ ਹਨ ? ਕੀ ਤੁਹਾਨੂੰ ਹਰ 
ਦਿਹਾੜੀ ਦਾ ਰੁਜ਼ਗਾਰ ਮਿਲਦਾ ਹੈ ਜਾਂ ਹਫਤੇ-ਹਫਤੇ 
ਦਾ ਜਾਂ ਮਹੀਨੇ ਦਾ ? 

47. ਜੇ ਤੁਸੀ ਕੌਮ ਛੱਡਣਾ ਚਾਹੋ' ਜਾਂ ਮਾਲਕ ਤੁਹਾਡੀ 
ਛੁੱਟੀ ਕਰਨਾ ਚਾਹਵੇ ਤਾਂ ਦੋਵਾਂ ਧਿਰਾਂ ਵਲੋ ਕਿੰਨੇ 
ਸਮੇ ਦਾ ਨੋਟਿਸ ਦਰਕਾਰ ਹੌੰਦਾ ਹੈ ? 

48. ਮਾਲਕ ਅਤੇ ਮਜ਼ਦੂਰ ਦਰਮਿਆਨ ਹੋਏ ਸਮਝੌਤੇ ਨੂੰ 
ਜੇ ਮਾਲਕ ਤੋੜ ਦੇਵੇ ਤਾਂ ਉਸ ਨੂੰ ਕੀ ਜੁਰਮਾਨਾ 
ਦੇਣਾ ਪੈਦਾ ਹੈ ? 

49. ਜੇ ਸਮਝੌਤਾ ਤੋੜਣ ਵਿਚ ਮਜ਼ਦੂਰ ਦੀ ਗ਼ਲਤੀ ਹੋਵੇ 
ਤਾਂ ਉਸ ਤੇ ਕਿੰਨਾ ਜੁਰਮਾਨਾ ਲੱਗਦਾ ਹੈ ? 

50. ਜੇ ਕਾਰਖ਼ਾਨੇ ਵਿਚ ਕੰਮ ਸਿੱਖਣ ਵਾਲਿਆਂ ਨੂੰ ਰੱਖਿਆ 
ਜਾਂਦਾ ਹੈ ਤਾਂ ਉਨ੍ਹਾਂ ਨਾਲ ਕੀਤੇ ਗਏ ਸਮਝੌਤੇ 

9 


“ਵੇ 
ਆਤੀ . ਲਾ ਸਿ ਲਾ ਵਾ ਨਕ _ਦ ਚਲ, ਦੀ ਤਾ ਨ 


ਰਜਾ &.!. ੭..੧ “੮... <=੬੩ 
ਅਰ । 


ਰੀ 


52. 


53. 


57, 


58. 


59. 


ਦੀਆਂ ੨੨੬... ਦੁੰਦੀਆਂ ਹਨ ? 

ਕੀ ਤੁਹਾਡਾ ਕੌਮ ਪੱਕਾ ਹੈ ਜਾਂ ਕਦੀ ਕਦੀ ਮਿਲਣ 
ਵਾਲਾ ? 

ਕੀ ਤੁਹਾਡੇ ਪੇਸ਼ੇ ਵਿਚ ਸਾਲ ਭਰ ਬਰਾਬਰ ਕੌਮ 
ਹੁੰਦਾ ਹੈ ਜਾਂ ਕਿ ਸਾਲ ਦੇ ਕਿਸੋ ਹਿੱਸੋ ਵਿਚ ਘੱਟ, 
ਕਿਸੇ 'ਚ ਜ਼ਿਆਦਾ ? ਜੋ ਤੁਸੀ" ਸਾਲ ਵਿਚ ਕੁੱਝ 
ਮਹੀਨੇ ਹੀ ਕੌਮ ਸਗ ਹੋਂ ਤਾ ਬਾਕੀ ਦਿਨ ਕਿਵੇ” 
ਗੁਜ਼ਾਰਾ ਕਰਦੇ ਹੋ ? 

ਕੀ ਤੁਹਾਨੂੰ ਕੌਮ ਮੁਤਾਬਿਕ (ਪੀਸ-ਰੋਟ) ਮਜ਼ਦੂਰੀ 
ਮਿਲਦੀ ਹੈ ਜਾਂ ਮਜ਼ਦੂਰੀ ਦੇ ਸਮੋ“ ਮੁਤਾਬਿਕ 
(ਟਾਈਮ-ਰੇਟ) $ 


- ਜੇ ਸਮੇ ਮੁਤਾਬਿਕ ਤਨਖਾਹ ਮਿਲਦੀ ` ਹੈ ਤਾਂ ਕੀ 


ਹਰ ਘੰਟੇ ਮਰਤਾਬਕ ਜਾਂ ਹਰ ਦਿਨ ਮੁਤਾਬਕ ? 


- ਕੀ ਵੱਧ ਸਮੇ ਲਈ ਵੱਧ ਤਨਖਾਹ ਮਿਲਦੀ ਹੈ ? 


ਜੇ ਹਾਂ ਤਾਂ ਕਿੰਨ੍ਹੀ ? 


. ਜੇ ਕੰਮ ਮੁਤਾਬਕ ਤਨਖਾਹ ਮਿਲਦੀ ਹੈ ਤਾਂ ਉਸ ਦੀ 


ਦਰ ਕਿਵੇ“ ਨਿਸਚਿਤ ਕੀਤੀ ਜਾਂਦੀ ਹੈ ? ਜੇ ਤੁਸੀ 
ਅਜਿਹੇ ਉਦਯੌਗਾਂ ਵਿਚ ਮਜ਼ਦੂਰੀ ਕਰਦੇ ਹੋ, ਜਿੱਥੇ 
ਕੀਤੇ ਕੰਮ ਦਾ ਵਜ਼ਨ ਕੀਤਾ ਜਾਂਦਾ ਹੈ, ਜਿਵੇ“ ਕਿ 
ਖਾਣਾਂ ਵਿਚ ਹੁੰਦਾ ਹੈ, ਤਾਂ ਕੀ ਤੁਹਾਡਾ ਮਾਲਕ 
(ਜਾਂ ਉਸ ਦੀ ਥਾਂ ਕੋਈ ਹੋਰ) ਧੋਖੇ ਨਾਲ ਤੁਹਾਡੀ 
ਕਮਾਈ ਦੀ ਰਕਮ ਤੋ ਘੱਟ ਪੈਸੇ ਦੇਣ ਦੀ ਕੌਜ਼ਿਸ਼ 
ਕਰਦਾ ਹੈ ? 

ਜੇ ਤੁਹਾਨੂੰ ਕੌਮ ਮੁਤਾਬਿਕ ਤਨਖਾਹ ਮਿਲਦੀ ਹੈ 
ਤਾਂ ਕੀ ਉਹ ਲੌਕ ਤ੍ਰਹਾਡੀ ਬਣਾਈ ਚੀਜ਼ 'ਚ ਨੁਕਸ 
ਦਾ ਬਹਾਨਾ ਬਣਾ ਕੇ ਤੁਹਾਡੀ ਕਮਾਈ ਵਿਚੋਂ” ਪੈਸੇ 
ਕੱਟ ਲੌ'ਦੇ ਹਨ ? 

ਤਨਖਾਹ ਤੁਹਾਨੂੰ ਮਿਲਦੀ ਕਦੋਂ” ਹੈ, ਭਾਵੇ ਉਹ ਕੌਮ 
ਦੇ ਸਮੋ ਮੁਤਾਬਿਕ ਹੋਵੇ ਜਾਂ ਕੀਤੇ ਗਏ ਕੌਮ 
ਮੁਤਾਬਕ £ ਤਨਖਾਹ ਤੁਹਾਨੂੰ ਹਫ਼ਤੇ ਬਾਦ ਮਿਲਦੀ 
ਹੈ ਜਾਂ ਮਹੀਨੇ ਬਾਦ ? ਦੂਜੇ ਸ਼ਬਦਾਂ ਵਿਚ ਤੁਸੀ 
ਆਪਣੇ ਕੀਤੇ ਕੰਮ ਲਈ ਤਨਖਾਹ ਹਾਸਲ ਕਰਨ 
ਲਈ ਕਿੰਨੇ ਸਮੇ" ਦੀ ਮੋਹਲਤ ਦਿੰਦੇ ਹੋ ? 


ਕੀ ਤੁਸੀਂ ਕਦੀ ਗੌਰ ਕੀਤਾ ਹੈ ਕਿ ਤਨਖਾਹ ਦੇਰ 


ਨਾਲ ਮਿਲਣ ਕਰਕੇ ਤੁਹਾਨੂੰ ਅਕਸਰ_ ਸ਼ੂਦਖੌਰ ਦੇ 
ਚੱਕਰ ਕੱਟਣੇ ਖੈੱਦੇ ਹਨ ਜਿੱਥੇ ਕਾਫੀ ਮਾਤਰਾ 
ਵਿਚ ਸੂਦ ਲੱਗ ਜਾਂਦਾ ਹੈ ਅਤੇ ਜਿਨ੍ਹਾਂ ਚੀਜ਼ਾਂ ਦੀ 
ਤਹਾਨੂੰ ਖੁਦ ਲੌੜ ਹੁੰਦੀ ਹੈ, ਉਹ ਸਭ ਗਹਿਣੇ 
ਰੱਖੀਆਂ ਜਾਂਦੀਆਂ ਹਨ ? ਦੁਕਾਨਦਾਰ ਕੋਲ ਵੀ 


ਤੁਹਾਡਾ ਉਧਰ-ਖਾਤਾ ਖੁਲ ਜਾਂਦਾ ਹੈ, ਜਿਸ ਦਾ 


ਫਾਇਦਾ ਉਠਾਉਣ ਵਿਚ ਉਹ ਲੌਕ ਵੀ _ਘੱਟ 
ਨਹੀ । ਕੀ ਤੁਸੀਂ ਅਜਿਹੇ ਮਜ਼ਦੂਰਾਂ ਨੂੰ ਜਾਣਦੇ 


60. 
61. 
62. 


63. 


ਅੰ 


6, 


65. 


61. 


67. 


68. 


09. 


ਕਿੰਨੀ ਬਣਦੀ ਹੈ ? 


ਇੱ ੰ ਮਣ ਕਰਦ 


ਕੀ ਤੁਹਾਨੂੰ ਤਨਖਾਹ ਖੁਦ _ਮਾਲਕ ਹੱਥੋਂ” ਮਿਲਦੀ 
ਹੈ ਜਾਂ ਕਿਸੇ ਵਿਚੋਲੇ ਹੱਥੋਂ (ਜਿਵੇ ਮ ਮਜ਼ਦੂਰਾਂ ਦੇ ਰ੍ 
ਠੇਕੇਦਾਰ ਜਾਂ ਸਰਦਾਰ ਆਦਿ)? _ ' 

ਜੇ ਤਨਖਾਹ _ਠੌਂਕੇਦਾਰਾਂ ਜਾਂ ਸਰਦਾਰਾਂ ਹੁੱਥੋ” ਵੰਡੀ _ 
ਜਾਂਦੀ ਹੈ ਤਾਂ ਤੁਹਾਨੂੰ ਕਿੰਨ੍ਹਾਂ ਸ਼ਰਤਾਂ ਅਧੀਨ ਪੈਸੇ 
ਮਿਲਦੇ ਹਨ ? ਬੀ! 
ਪੈਸਿਆਂ ਦੀ ਸ਼ਕਲ ਵਿਚ ਤੁਹਾਡੀ ਮਜ਼ਤੀ ਦੀ _ 
ਦਰ, ਦਿਹਾੜੀ ਦੇ ਤੇ ਹਫਤੇ ਦੇ ਹਿਸਾਬ ਨਾਲ _ 
ਤ੍ਹਾਡੇ ਹੀ ਕਾਰਖ਼ਾਨੇ ਵਿਚ ਤੁਹਾਡੇ ਨਾਲ ਕੰਮ _ 
ਕਰਦੇ ਬੱਚਿਆਂ ਤੇ ਔਰਤਾਂ ਦੀ ਮਜ਼ਦੂਰੀ ਦੀ ਕੀ 
ਦਰ ਹੈ ? ਰ੍ 
ਤੁਹਾਡੇ ਕਾਰਖਾਨੇ ਵਿਚ ਪਿਛਲੇ _ਮਹੀਨੇ ਦੌਰਾਨ 
ਦਿਹਾੜੀ ਦੇ ਹਿਸਾਬ ਨਾਲ ਸਭ ਤੋ ਵੱਧ ਦਰ 
ਕੀ ਸੀ? ਰ੍ 
ਅਤੇ ਕੌਮ ਦੇ ਹਿਸਾਬ ਨਾਲ ਪਿਛਲੌ ਮਹੀਨੇ ਵਿਚ _ 
ਸਭ ਤੌ ਵੱਧ ਦਰ ਕੀ ਸੀ ? 

ਇਸੇ ਸਮੋ ਦੌਰਾਨ ਤੁਹਾਡੀ ਆਪਣੀ ਤਨਖਾਹ ਦੀ 
ਕੀ ਦਰ ਸੀ ? ਜੇ ਤੁਹਾਡਾ ਪਰਵਾਰ ਵੀ ਕੰਮ 'ਚ 
ਹੈ ਤਾਂ ਤੁਹਾਡੀ ਪਤਨੀ ਤੇ ਬੱਚਿਆਂ . ਦੀ ਮਜ਼ਦੂਰੀ _ 
ਦੀ ਕੀ ਦਰ ਸੀ ? 

ਕੀ ਪੂਰੀ ਤਨਖਾਹ ਨਕਦ ਮਿਲਦੀ ਹੈ_ ਜਾਂ ਕਿਸੇ 
ਹੋਰ ਸ਼ਕਲ ਵਿੱਚ ? 

ਜੇ ਤੁਹਾਡਾ ਮਾਲਕ ਤ੍ਹਾਨੂੰ ਰਹਿਣ ਦੀ ਜਗਾ ਚਿੰਦਾ 
ਹੈ ਤਾਂ ਉਸ ਦੀਆਂ ਕੀ ਸ਼ਰਤਾਂ ਹੁੰਦੀਆਂ ਹਨ ? ਕੀ 
ਉਹ ਤੁਹਾਡੀ ਤਨਖਾਹ ਵਿਚੋ ਕਿਰਾਇਆ ਕੱਟ _ 
ਲੈਦਾ ? 

ਤੁਹਾਨੂੰ ਆਪਣੀਆਂ ਨਿੱਤ ਦੀਆਂ ਲੌੜਾਂ ਤੇ ਕਿੰਨਾਂ 
ਖਰਚ ਕਰਨਾਂ ਪੈਦਾ ਹੈ, ਜਿਵੇ : 


(ਓ) ਤ੍ਹਾਡੇ ਰਹਿਣ ਦੀ ਥਾਂ ਦਾ ਕਿਰਾਇਆ, `ਿੰਨਹਾਂ 


ਸ਼ਰਤਾਂ ਤੇ ਤਹਾਨੂੰ ਮਕਾਨ ਮਿਲਿਆ ਹੈ; ਕਿੰਨੇ ਕਮਰੇ 

ਹਨ ਅਤੇ ਉਨ੍ਹਾਂ ਵਿਚ ਕਿੰਨੇ ਆਦਮੀ ਰਹਿੰਦੇ _ 
ਹਨ; ਮਕਾਨ ਦੀ ਮੁਰੰਮਤ ਦੀ ਜ਼ਿੰਮੇਵਾਰੀ ਕਿਸਦੀ 

ਹੈ; ਬੀਮਾ, ਫਰਨੀਚਰ ਨੂੰ ਮੁਰੰਮਤ ਕਰਨ ਤੇ ਖਰੀਦਣ 

ਦਾ ਖਰਚ; ਘਰ ਨੂੰ ਨਿੱਘਾ ਰੱਖਣ ਤੇ _ਬਿਜਲੀ- 

ਪਾਣੀ ਦਾ ਖਰਚ; 


(ਅ) ਖਾਣਾ-ਰੌਟੀ, ਮਾਸ, ਸਬਜ਼ੀਆਂ, ਆਲੂ, ਦੁੱਧ, ਆਂਡੇ, 


ਮੱਛੀ, ਮੱਖਣ, ਤੇਲ, ਚਰ, ਖੰਡ, ਕ, ਪਸਾਰ 
ਦੀਆਂ _ ਚੀਜ਼ਾਂ, ਕਾਫੀ, ਬੀਅਰ, ਸ਼ਰਾਬ, 


ਤੋਬਾਕੂ ਆਦਿ; 

(ਏ) ਵੱਡਿਆਂ ਤੇ ਬੱਚਿਆਂ ਦੇ ਕੱਪੜੇ, ਕੱਪੜਿਆਂ ਦੀ 
ਧੁਲਾਈ, _ ਸਫਾਈ, ਨਹਾਉਣ-ਸਾਬਨ _ ਆਦਿ 
ਦਾ ਖਰਚ; 

(ਸ) ਤਰ੍ਹਾਂ ਤਰ੍ਹਾਂ ਦੇ ਖਰਚੇ--ਡਾਕ ਆਦਿ, ਕਰਜਾ- 
ਵਾਪਸੀ, ਗਹਿਣੇ ਦੇ ਪੈਸਿਆਂ ਦੀ ਵਪਸੀ ਬੱਚਿਆਂ 
ਦਾ ਸਕੂਲ ਦਾ ਖਰਚਾ, ਕੌਮ ਸਿੱਖਣ ਵੇਲੋ ਦਾ 
ਖਰਚਾ, _ ਅਖ਼ਬਾਰ-ਕਿਤਾਬਾਂ ਆਦਿ ਦਾ ਖਰਚਾ; 
ਮਜ਼ਦੂਰ ਯੂਨੀਅਨ ਦਾ ਚੰਦਾ; ਨੇੜੇ-ਤੇੜੇ ਦੇ ਕਲੱਬ 
ਅਤੇ ਸਹਿਯੋਗੀ ਸੋਸਥਾਵਾਂ ਨੂੰ ਚੰਦਾ; 

(ਹ) ਤੁਹਾਡੇ ਪੇਸ਼ੋ ਤੱ ਪੈਦਾ ਹੋਏ ਕੋਈ - ਖਰਚੇ, ਜੋ 
ਹੋਣ ਤਾਂ; 

(ਕ) ਟੈਕਸ ਆਦਿ । 


70. ਆਪਣੇ ਤੇ ਆਪਣੇ ਪਰਵਾਰ ਦੀ ਇਕ ਹਫਤੇ ਤੇ. 


ਇਕ ਸਾਲ ਦੀ ਆਮਦਨੀ ਤੇ ਖਰਚ ਦਾ ਇਕ 

ਬਜਟ ਤਿਆਰ ਕਰਨ ਦੀ ਕੋਸ਼ਿਸ਼ ਕਰੋ । 

` ?1. ਕੀ ਤੁਸੀਂ ਇਸ ਤੋ ਗੌਰ ਕੀਤਾ ਹੈ ਕਿ ਤੁਹਾਡੇ 
ਆਪਣੇ ਤਜਰਬੇ ਵਿਕ ਜ਼ਿੰਦਗੀ ਦੀਆਂ ਲੋੜ ਦੀਆਂ 
ਚੀਜ਼ਾਂ (ਜਿਵੇਂ ਖਾਣ ਦੀਆਂ ਚੀਜ਼ਾਂ, ਮਕਾਨ ਆਦਿ) 
ਦੀਆਂ ਕੀਮਤਾਂ ਤੁਹਾਡੀ ਤਨਖਾਹ ਤੇ" ਕਿਤੇ ਜ਼ਿਆਦਾ 
ਵੱਧ ਗਈਆਂ ਹਨ ? 

(72) ਜੇ ਤੁਹਾਨੂੰ ਤਨਖਾਹ ਦੇ ਉਤਾਰ-ਚੜਾਅ ਦਾ ਖੁਦ 
ਤਜਰਬਾ ਹੋਇਆ ਹੋਵੇ ਤਾਂ ਸਾਨੂੰ ਦੱਸੋ ? 

(78) ਉਦਯੋਗਕ ਮੰਦੀ ਜਾਂ ਸੈਕਟ ਸਮੇ ਤਨਖਾਹ 'ਚ ਜੋ 
ਗਿਰਾਵਟ ਆ ਜਾਂਦੀ ਹੈ, ਉਸਨੂੰ ਬਿਆਨ ਕਰੋਂ । 
(76) (ਅਥੌਤੀ) ਵਾਧੇ ਸਮੇ ਤਨਖਾਹ ਵਿਚ ਵਾਧੇ ਨੂੰ ਵੀ 

ਰ ਬਿਆਨ ਕਰੋ । 

(75) ਕੌਮ ਦੇ ਤਰੀਕਿਆਂ ਵਿਚ ਤਬਦੀਲੀ ਕਰਕੇ ਜਾਂ ਫੋਰ 

ਆਮ ਵਿਸ਼ੇਸ਼ ਸੈਕਟ ਕਰਕੇ ਰੋਜ਼ਗਾਰ ਵਿਚ ਜੋ ਰੁਕਾਵਟ 
.,ਆਉ' ਦੀ ਹੈ, ਉਸਨੂੰ ਬਿਆਨ ਕਰੋ । ਜਿਸ ਕਾਲ 
'ਵਿਚ ਤੁਸੀਂ ਆਪਣੀ ਇੱਛਾ ਖਿਲਾਫ ਵਿਹਲੇ ਹੋ ਕੇ 
ਬਹਿ ਜਾਂਦੇ ਹੋ, ਉਸ ਬਾਰੋ ਵੀ ਦਸੋ । 

(ਨ) ਤੁਸੀਂ ਆਪਣੀ ਮਿਹਨਤ ਨਾਲ ਜਿਨ੍ਹਾਂ ਚੀਜ਼ਾਂ ਨੂੰ 

`_ ਬਣਾਉਂਦੇ ਹੋ ਜਾਂ ਜਿੰਨੀ ਮਜ਼ਦੂਰੀ ਤੁਸੀਂ ਕਰਦੇ ਹੋ, 
ਉਸਦੇ ਮੁੱਲ (ਕੀਮਤ) ਦੀ ਤੁਲਨਾ ਆਪਣੀ ਤਨਖਾਹ 
ਨਾਲ ਕਰੋ । 

(7) ਮਸ਼ੀਨਾਂ ਲਾਉਣ ਕਰਕੇ ਜਾਂ ਹੋਰ ਕਿਸੇ ਵਾਧੇ ਕਰਕੇ 
ਜੇ ਮਜ਼ਦੂਰਾਂ ਦੀ ਛਾਂਟੀ ਹੋ ਗਈ ਹਵੇਂ ਤਾਂ ਉਸ ਸੰਬੋਧੀ 
ਆਪਣੀ ਨਿੱਜੀ ਜਾਣਕਾਰੀ ਦੱਸੋ । 

(78) ਮਸ਼ੀਨਾਂ ਦੇ ਆ ਜਾਣ ਅਤੇ ਮਿਹਨਤ ਦੀ ਪੈਦਾਵਾਰੀ 
ਤਾਕਤ ਵਧ ਜਾਣ ਨਾਲ ਕੀ ਮਜ਼ਦੂਰੀ ਦੇ ਸਮੇ” ਤੇ 
ਤੀਬਰਤਾ ਵਿਚ ਘਾਟ ਹੋਈ ਹੈ ਜਾਂ ਵਾਧਾ ਹੋਇਆ ? 

(79) ਪੈਦਾਵਾਰ ਦੇ ਵਿਕਾਸ ਕਰਕੇ ਤੁਹਾਡੀ ਜਾਣਕਾਰੀ 
ਮੁਤਾਬਕ ਕੀ ਕਿਤੇ ਤਨਖਾਹ ਵਧਾਈ ਗਈ ਹੈ । 

(80) ਕੀ ਤੁਸੀ` ਕਿਸੇ ਅਜਿਹੇ ਸਾਧਾਰਣ ਮਜਦੂਰ ਨੂੰ 
ਜਾਣਦੇ ਹੋ ਜਿਸਨੇ 50 ਵਰ੍ਹਿਆਂ ਦੀ ਉਮਰ ਵਿਚ ਕੰਮ 
ਤੋਂ ਛੁਟੀ ਕਰ ਲਈ ਹੋਵੇ ਤੇ ਆਪਣੀ ਮਿਹਨਤ ਦੇ 
ਸਮੇ ਦੀ ਕਮਾਈ ਨਾਲ ਗੁਜ਼ਾਰਾ ਕਰ ਰਿਹਾ ਰੋਵੇ ? 


ਰਿ ਜੀਨ ਅ-=& 


(81) ਤੁਹਾਡੇ ਪੇਸ਼ੇ ਵਿਚ ਔਸਤ ਸਿਹਤ ਵਾਲਾ ਕੋਈ 
ਆਦਮੀ ਕਿੰਨੇ ਸਾਲ ਸਰ ਕਰ ਸਕਦਾ ਹੈ । 


(82) ਕੀ ਤੁਹਾਡੇ ਪੇਸ਼ੇ ਵਿਚ ਮਜ਼ਦੂਰੁ ਜਥੇਬੈਦੀ ਹੈ ? ਜੇ 
ਹਾਂ ਤਾਂ ਉਨ੍ਹਾਂ ਦੇ ਕੰਮ ਕਰਨ ਦੇ ਕੀ ਤਰੀਕੇ ਹਨ ? 
ਉਨ੍ਹਾਂ ਦੇ ਵਿਧਾਨ ਤੇ ਨਿਯਮ ਵੀ ਭੇਜ ਦਿਓ । 

(83) ਤੁਹਾਡੇ ਆਪਣੇ ਤਜਰਬੇ ਵਿਚ ਤੁਹਾਡੇ ਪੇਸ਼ੇ ਵਿਚ 
ਕਿੰਨੀਆਂ ਹੜਤਾਲਾਂ ਹੋ ਚੁੱਕੀਆਂ ਹਨ ? 

(84) ਇਹ ਹੜਤਾਲਾਂ ਕਿੰਨੀ ਦੇਰ ਚੱਲੀਆਂ ? 

(85) ਇਹ ਹੜਤਾਲਾਂ ਕੀ ਪੂਰੇ ਉਦਯੋਗ ਵਿਚ ਹੋਈਆਂ 
ਜਾਂ ਉਸਦੇ ਇਕ ਹਿੱਸੇ ਵਿਚ ? 

(86) ਕੀ ਉਨ੍ਹਾਂ ਦਾ ਉਦੇਸ਼ ਤਨਖਾਹ ਵਧਾਉਣਾ ਸੀ ਜਾਂ ਕਿ 
ਉਹ ਦਿਨ ਦੇ ਕੋਮ ਦੇ ਘੰਟਿਆਂ ਨਾਲ ਸੰਬੋਧਤ ਸਨ, 
ਜਾਂ ਫੇਰ ਉਨ੍ਹਾਂ ਦਾ ਕੋਈ ਹੋਰ ਹੀ ਮਕਸਦ ਸੀ । 

(97) ਉਨ੍ਹਾਂ ਹੜਤਾਲਾਂ ਦਾ ਨਤੀਜਾ ਕੀ ਨਿਕਲਿਆ ? 

(86) ਸਾਲਸਾਂ ਦੀਆਂ ਕਾਰਵਾਈਆਂ ਬਾਰੇ ਦੱਸੋ । 

(89) ਕੀ ਤੁਹਾਡੇ ਉਦਯੋਗ ਦੇ ਮਜ਼ਦੂਰਾਂ ਦੀਆਂ ਹੜਤਾਲਾਂ 
ਦੀ ਕਦੀ ਹਮਾਇਤ ਕੀਤੀ ਹੈ ? 

(90) ਤੁਹਾਡੇ ਮਾਲਕ ਨੇ ਮਜ਼ਦੂਰਾਂ ਨੂੰ ਕਾਬੂ ਚ ਰੱਖਣ 
ਦੇ ਉਦੇਸ਼ ਨਾਲ ਕੋਈ ਨਿਯਮ ਬਣਾਏ ਹੋਣ ਤਾਂ ਉਨ੍ਹਾਂ 
ਬਾਰੇ ਦੱਸੋ । 

(91) ਕੀ ਮਾਲਕਾਂ ਨੇ ਇਕੱਠੇ ਹੋਕੇ ਮਜ਼ਦੂਰੀ ਦੀ ਦਰ 
ਘਟਾਉਣ, ਮਜ਼ਦੂਰੀ ਦੇ ਸਮੇ” ਤੇ ਮਿਹਨਤ ਦੇ ਸਮੇ” ਤੇ 
ਮਿਹਨਤ ਦੀ ਤੀਬਰਤਾ ਨੂੰ ਵਧਾਉਣ, ਜਾਂ ਫੋਰ ਹੜ- 
ਤਾਲਾਂ ਨੂੰ ਰੋਕਣ ਤੇ ਆਮ ਕਰਕੇ ਆਪਣੀ ਮਰਜ਼ੀ 
ਮਜ਼ਦੂਰਾਂ ਸਿਰ ਮੜ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ? 

(92) ਕੀ ਤੁਸੀਂ ਅਜਿਹੇ ਉਦਾਹਰਣ ਜਾਣਦੇ ਹੋ ਜਦੋ ਕਿ 
ਸਰਕਾਰ ਨੇ ਪੁਲਸ ਅਤੇ ਫੌਜ ਦੀ ਦੁਰਵਰਤੋ" ਕਰਕੇ 
ਉਨ੍ਹਾਂ ਨੂੰ ਮਜ਼ਦੂਰਾਂ ਖਿਲਾਫ ਮਾਲਕਾਂ ਨੂੰ ਉਪਲਬੱਧ 
ਕੀਤਾ ਹੋਵੇ ? 

(93) ਕੀ ਤੁਸੀ' ਅਜਿਹੇ ਉਦਾਹਰਣ ਜਾਣਦੇ ਹੋ ਜਦ 
ਸਰਕਾਰ ਨੇ ਮਾਲਕਾਂ ਦੇ ਗੈਰ-ਕਾਨੂੰਨੀ ਇਕੱਠਾਂ ਅਤੇ 
ਮਜ਼ਦੂਰਾਂ ਤੇ ਉਨ੍ਹਾਂ ਦੀਆਂ ਕੀਤੀਆਂ ਜ਼ਿਆਦਤੀਆਂ 
ਖ਼ਿਲਾਫ਼ ਦਖ਼ਲ ਦਿੱਤਾ ਹੋਵੇ ? 

(94) ਕੀ ਸਰਕਾਰ ਮਾਲਕਾਂ ਤੋਂ ਅਜ ਦੇ ਸਥਾਪਤ ਮਜ਼ਦੂਰਾਂ 
ਸੰਬੰਧੀ ਕਾਨੂੰਨ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰਦੀ 
ਹੈ ? ਕੀ ਸਰਕਾਰੀ _ਨਿਰੀਖਕ ਆਪਣਾ ਫਰਜ਼ ਪੂਰਾ 
ਕਰਦੇ ਹਨ ? 

(95) ਕੀ ਤੁਹਾਡੇ ਕਾਰਖਾਨੇ ਵਿਚ ਆਪਸੀ ਮਦਦ ਲਈ 
ਸੰਸਥਾਵਾਂ ਹਨ, ਜਿਨ੍ਹਾਂ ਤੋਂ ਦੁਰਘਟਨਾ, ਬਿਮਾਰੀ, 
ਮੌਤ, ਕੌਮ ਕਰਨ ਦੀ ਆਰਜ਼ੀ ਸ਼ਕਤੀਹੀਨਤਾ, ਬੁਢਾਪੇ 
ਆਦਿ ਵਿਚ ਮਦਦ ਮਿਲ ਸਕੇ ? ਜੋ ਹਨ ਤਾਂ ਉਨ੍ਹਾਂ 

11 


ਦੇ ਨਿਯਮ, ਉਪਨਿਯਮ ਆਦਿ ਭੇਜ ਦਿਓ । 

(96) ਕੀ ਏਸ ਤਰ੍ਹਾਂ ਦੀਆਂ ਸੰਸਥਾਵਾਂ ਦੀ ਮੈੱ'ਬਰਸ਼ਿਪ 
ਸਾਰਿਆਂ ਲਈ ਲਾਜ਼ਮੀ ਹੈ ਜਾਂ ਹਰੇਕ ਦੀ ਆਪਣੀ 
ਇੱਛਾ ਮੁਤਾਬਕ ? 

(9) ਜੇ ਏਨ੍ਹਾਂ ਦੀ ਮੈਂਬਰਸ਼ਿਪ ਸਾਰਿਆਂ ਲਈ ਲਾਜਮੀ ਹੈ 
ਤੇ ਉਨ੍ਹਾਂ ਤੇ ਮਾਲਕ ਦਾ ਕਬਜ਼ਾ ਹੈ ਤਾਂ ਕੀ ਏਨ੍ਹਾਂ ਦਾ 
ਚੋਦਾ ਮਾਲਕ ਤੁਹਾਡੀ ਤਨਖਾਹ 'ਚੋ ਕੱਟ ਲੈਦਾ ਹੈ ? 
ਕੀ ਏਸ ਰਕਮ ਤੇ ਕੋਈ ਸੂਦ ਮਿਲਦਾ ਹੈ ? ਜੇ ਕਈ 
ਮਜ਼ਦੂਰ ਕੰਮ ਛੱਡ ਦੇਵੇ ਜਾਂ ਉਸਨੂੰ ਕੌਮ ਤੋਂ ਕੱਢ 
ਦਿੱਤਾ ਜਾਵੇ ਤਾਂ ਕੀ ਉਸਦਾ ਦਿੱਤਾ ਹੋਇਆ ਚੰਦਾ 
ਉਸਨੂੰ ਮੋੜ ਦਿੱਤਾ ਜਾਂਦਾ ਹੈ ? ਕੀ ਤੁਹਾਝੀ ਜਾਣਕਾਰੀ 
ਵਿਚ ਅਜਿਹੇ ਮਜ਼ਦੂਰ ਹਨ ਜਿਨ੍ਹਾਂ ਨੂੰ ਮਾਲਕਾਂ ਦੇ 
ਕਬਜ਼ੇ ਵਾਲੀਆਂ ਏਨ੍ਹਾਂ ਅਖੌਤੀ ਬੱਚਤ ਸੌਸਥਾਵਾਂ ਤੋ” 
ਫਾਇਦਾ ਹੋਇਆ ਹੋਵੇ, ਜਿਨ੍ਹਾਂ ਦੀ ਪੂੰਜੀ ਹਕੀਕਤਨ 
ਮਜ਼ਦੂਰਾਂ ਦੇ ਚੌਦਿਆਂ ਤੋ ਇਕੱਤਰ ਹੋਈ ਹੈ । 

(9੪) ਕੀ ਤ੍ਹਾਡੇ ਉਦਯੋਗ ਵਿਚ ਸਹਿਕਾਰੀ ਸੰਸਥਾਵਾਂ 
ਹਨ ? ਉਨ੍ਹਾਂ ਨੂੰ ਕਿਸ ਤਰ੍ਹਾਂ ਚਲਾਇਆ ਜਾਂਦਾ ਹੈ. ? 
ਕੀ ਉਨ੍ਹਾਂ ਵਿਚ ਬਾਹਰ ਤ' ਮਜ਼ਦੂਰਾਂ ਨੂੰ ਉਸੇ ਤਰ੍ਹਾਂ 
ਕੌਮ ਤੇ ਲਾਇਆ ਜਾਂਦਾ ਹੈ, ਜਿਸ ਤਰ੍ਹਾਂ ਪੂੰਜੀਪਤੀ 
ਲਾਉੱ'ਦੇ ਹਨ ? ਉਨ੍ਹਾਂ ਦੇ ਨਿਯਮ ਤੇ ਉਪਨਿਯਮ 


ਮਿੰਨੀ ਕਹਾਣੀ 


ਭੋਜ ਦਿਉ । 

(99) ਕੀ ਤੁਹਾਡੇ ਉਦਯੋਗ ਵਿਚ ਹਦ 
ਜਿਥੇ ਮਜ਼ਦੂਰਾਂ ਦੀ ਤਨਖਾਹ ਦਾ ਇੱਕ ਹਿੱਸਾ ਤਨਖਾਹ 
ਦੀ ਸ਼ਕਲ ਵਿਚ ਹੀ ਦਿੱਤਾ ਜਾਂਦਾ ਹੈ ਤੇ ਇੱਕ ਹਿੱਸਾ 
ਮੁਨਾਫੇ ਦੀ ਅਖੌਤੀ ਸਾਂਝੇਦਾਰੀ ਦੀ ਸ਼ਕਲ ਵਿਚ ? 
ਏਸ ਤਰ੍ਹਾਂ ਦੇ ਕਾਰਖਾਨਿਆਂ ਦੇ ਮਜ਼ਦੂਰਾਂ ਦੀ ਤਨਖਾਹ 
ਦੀ ਤੁਲਨਾ ਉਨ੍ਹਾਂ ਕਾਰਖਾਨਿਆਂ ਦੇ ਮਜ਼ਦੂਰਾਂ ਦੀ 
ਤਨਖਾਹ ਨਾਲ ਕਰੋ, ਜਿਥੋਂ ਏਸ ਤਰ੍ਹਾਂ ਦੀ ਅਖੌਤੀ 
ਮੁਨਾਫੇ ਵਿਚ ਸਾਂਝੋਦਾਰੀ ਦੀ ਹੱਦ ਨਹੀ ਹੈ । ਏਸ 
ਤੰਰ੍ਹਾਂ ਦੇ ਕਾਰਖਾਨਿਆਂ ਦੀ, ਜਿਥੇ ਸਾਂਝੇਦਾਰੀ ਹੈ, ਇਕ 
ਲਿਸਟ ਬਣਾ ਦਿਓ । ਕੀ ਉਥੋ” ਦੇ ਮਜ਼ਦੂਰ ਹੜਤਾਲ 
ਆਦਿ ਕਰ ਸਕਦੇ ਹਨ ? ਜਾਂ ਉਨ੍ਹਾਂ ਨੂੰ ਸਿਰਫ਼ 
ਮਾਲਕਾਂ ਦੇ ਅਦਨਾ ਨੌਕਰ ਬਣਕੇ ਹੀ ਜਿਉਣ ਦੀ 
ਇਜ਼ਾਜ਼ਤ ਹੈ ? 

10% ਤੁਹਾਡੇ ਉਦਯੋਗ ਵਿਚ ਕੌਮ ਕਰ ਰਹੋ ਮਰਦ ਅਤੇ 
ਔਰਤ ਮਜ਼ਦੂਰਾਂ ਦੀ ਆਮ ਸ਼ਰੀਰਕ, ਬੋਧਕ ਅਤੇ 
ਨੈਤਿਕ ਅਵਸਥਾ ਬਾਰੇ ਦੱਸੋ । 


(101) ਏਨ੍ਹਾਂ ਸਵਾਲਾਂ ਤੋ ਇਲਾਵਾ ਤੁਸੀ ਕੁਝ ਹੋਰ 


ਦੱਸਣਾ ਚਾਹੋ ਤਾਂ ਮਿਹਰਬਾਨੀ ਕਰਕੇ ਜ਼ਰੂਰ ਦਸੋ । 
ਪੰਜਾਬੀ ਅਨੁਵਾਦ : ਚਮਨ ਲਾਲ 


ਕੀ ਹੁਣ ਬੱਚਿਆਂ ਨੂੰ ਰੋਟੀ ਮਿਲਣ ਲੱਗਗੀ 


ਕਾਂ. ਮਨਜੀਤ ਨੂੰ ਗੁਪਤਵਾਸ ਰਹਿ ਕੇ, ਇਕ 


ਗੁਪਤ ਇਨਕਲਾਬੀ ਪਾਰਟੀ ਵਿਚ ਕੌਮ _ਕਰਦਿਆਂ 
ਕਾਫੀ ਸਮਾਂ ਲੰਘ ਗਿਆ ਸੀ, ਪਹਿਲਾਂ ਉਹ ਇਕ 
ਜਨਤਕ ਜਥੇਬੈਦੀ ਵਿਚ ਕਾਫੀ ਮਸ਼ਹੂਰ ਲੀਡਰ ਰਹਿ 
ਚੁੱਕਾ ਸੀ। ਉਹ ਆਪਣੀ ਭੈਣ ਨੂੰ ਮਿਲਣ ਸ਼ਹਿਰ 
ਆਇਆ ਹੋਇਆ ਸੀ । ਉਸ ਨੇ ਕਿਸੇ ਕੌਮ ਸ਼ਹਿਰ ਦੇ 
ਦੂਸਰੋ ਪਾਸੋ ਜਾਣਾ ਸੀ। ਨਾਲ ਉਸ ਦਾ ਚਾਰ ਕ੍ਰ 
ਸਾਲਾ ਦਾ ਭਾਣਜ਼ਾ ਬਿੱਟੂ ਸੀ ਜੋ ਕਿ ਮੂਹਰੇਂ ਡੰਡੇ ਤੇ 
ਲੱਗੀ ਛੋਟੀ ਸਿਹੀ ਕਾਠੀ ਤੇ ਬੈਠਾ ਹੋਇਆ ਸੀ । 
ਸੀ. ਆਈ. ਡੀ. ਦੀਆਂ ਨਜ਼ਰਾਂ ਚੋਂ ਬਚੇ ਰਹਿਣ ਦੇ 
ਮਕਸਦ ਨਾਲ ਜਦੋ ਉਸ ਨੇ ਸਾਇਕਲ ਮੇਨ ਬਾਜ਼'ਰ 
ਵੱਲ ਮੋੜਨ ਦੀ ਥਾਂ ਇਕ ਘੱਟ ਚੱਲਣ ਵਾਲੀ ਗਲੀ 
ਵੱਲ ਮੋੜਿਆ ਤਾਂ ਬਿੱਟੂ ਨੇ ਝੱਟ ਕਿਹਾ, 

“ਮਾਮਾ ਬਾਜ਼ਾਰ ਵਿਚੋਂ ਦੀ ਚੱਲ ਗਾਂ ।” 

“ਨਹੀਂ ਬਾਜ਼ਾਰ ਵਿਚੋ ਦੀ ਨਹੀਂ ਜਾਣਾ, ਉਧਰ 
ਮੈਨੂੰ ਪੁਲਸ ਫੜ੍ਹ ਲੰੱਦੀ ਐ।" 

“ਮਾਮਾ ਪੁਲਸ ਕਾਹ ਤੋ ਫੜਦੀ ਔ ?” 

“ਆਪਣੇ ਦੇਸ਼ ਵਿਚ ਬਹੁਤ ਸਾਰੇ ਬੱਚੇ ਭੁੱਖੋ ਮਰ 
ਜਾਂਦੇ ਨੇ ਉਨ੍ਹਾਂ ਨੂੰ ਰੋਟੀ ਨੀ ਮਿਲਦੀ, ਅਸੀਂ` ਕਹਿੰਦੇ 
12 


--ਨਵਦੀਪ “ਬਾਗੀ” 
ਹਾਂ ਕਿ ਬੱਚਿਆਂ ਨੂੰ ਰੋਟੀ ਮਿਲਣੀ ਚਾਹੀਦੀ ਹੈ...।” 


ਸਾਲ ਦੇ ਕਰੀਬ ਲੰਘ ਗਿਆ, ਉਹ ਫਿਰ 
ਆਪਣੀ ਭੌਣ ਨੂੰ ਮਿਲਣ ਆਇਆ ਹੋਇਆ ਸੀ 1 
ਮਹੀਨਾ ਕੁ ਪਹਿਲਾਂ ਉਸ ਨੇ ਇਨਕਲਾਬੀ ਪਾਰਟੀ 'ਚੇ” 
ਅਸਤੀਫ਼ਾ ਦੇ ਦਿੱਤਾ ਸੀ ਤੇ ਆਪਣੀਂ ਸਾਧਾਰਨ ਜ਼ਿੰਦਗੀ 
ਜਿਉਣੀ ਸ਼ੁਰੂ ਕਰ ਦਿੱਤੀ ਸੀ । ਇਕ ਦਿਨ ਜਦੋ” 
ਉਹ ਤੇ ਉਸ ਦਾ ਭਾਣਜਾ ਬਿੱਟੂ ਫਿਰ ਸ਼ਹਿਰ ਵਿਚ ਜਾ 
ਰਹੇ ਸਨ, ਜਦੋ' ਉਸ ਨੇ ਸਾਇਕਲ ਮੇਨ ਬਾਜ਼ਾਰ ਵੱਲ 
ਮੋੜ ਲਿਆ ਤਾਂ ਬਿੱਟੂ ਨੇ ਪਹਿਲਾਂ ਵਾਲੀ ਉਸ ਗਲੀ 
ਵੱਲ ਇਸ਼ਾਰਾ ਕਰਕੇ ਕਿਹਾ : 

"ਮਾਮਾ _ਉਧਰ _ਦੀ ਚੱਲ, _ਇਧਰ ਪਲਸ 
ਫੜ ਲਉ ।”' 


ਸਹੀ, ਹੁਣ ਨਹੀ ਪੁਲਸ ਫੜਦੀ, ਆਪਾ 
ਬਾਜ਼ਾਰ ਵਿਚੋਂ ਦੀ ਜਾਵਾਗੇ ।" 

'ਮਾਮਾ ਕੀ ਹੁਣ ਬੱਚਿਆਂ ਨੂ ਰੋਟੀ ਮਿਲਣ 
ਲੱਗ ਪੀ ?'” 

ਉਸ ਦੇ ਦਿਮਾਗ਼ ਨੂੰ ਇਉਂ ਝਟਕਾ ਲੱਗਿਆ 


੍ ਜਿਵੇਂ ਕਿਸੇ ਨੇ ਉਸ ਦੇ ਸਿਰ ਵਿਚ ਡਾਂਗ ਮਾਰੀ ਹੋਵੇ । ਿ 


ਕਰ ਕਮਲ ਹੋ ਗਏ 


ਪਿਛਲੇ ਮਹੀਨੇ ਤੋਂ ਆਪਣੇ ਹੱਥ ਵੀ ਕਮਲ ਹੋ 
ਗਏ ਹਨ । ਮੌਰੋ ਕੌਲ ਤਿੰਨ ਕਾਲਜਾਂ ਦੇ ਸਮਾਗਮਾਂ 
ਦੇ ਸੱਦਾ-ਪੱਤਰ ਪਏ ਹਨ, ਜਿਨ੍ਹਾਂ ਵਿਚ ਸ਼੍ਰੀ ਮਾਨ ਅਤੇ 
ਜਾਂ ਸ਼੍ਰੀ ਮਤੀ ਜੀ ਨੂੰ ਕਿਹਾ ਗਿਆ ਹੈ ਕਿ ਉਦਘਾਟਨ 
ਇਸ ਦੇ ਕਰ ਕਮਲਾਂ ਨਾਲ ਹੋਵੇਗਾ । ਇਹ ਮੈੱ`_ਕਰ 
ਵੀ ਆਇਆ । ਚਰਨ ਕਮਲਾਂ _ਨਾਲ ਮੰਚ ਉਪਰ 
ਚੜ੍ਹਿਆ ਕਮਲ _ ਨੈਣਾਂ ਨਾਲ ਲੋਕਾਂ ਨੂੰ ਦੇਖਿਆ, 
ਕਰ ਕਮਲਾਂ ਨਾਲ ਫੀਤਾ ਕੱਟਿਆ ਅਤੇ ਮੁੱਖ ਕਮਲ 
ਨਾਲ ਭਾਸ਼ਨ ਦੇ ਦਿੱਤਾ । ਉਨ੍ਹਾਂ ਲੌਕਾਂ ਨੇ ਸਿਰਫ 
ਹੱਥਾਂ ਨੂੰ ਹੀ ਕਮਲ ਕਿਹਾ ਸੀ, ਮੈ ਸਾਰੇ ਸਰੀਰ ਨੂੰ 
ਹੀ ਕਮਲ ਬਣਾ ਲਿਆ । ਅਜਿਹਾ ਦੇਵਤਿਆਂ ਦਾ ਹੁੰਦਾ 
ਹੈ। ਰਾਮ ਦੇ ਤਾਂ ਨਹੁੰ ਤੱਕ ਕਮਲ ਦੇ ਸਨ। 
ਦੇਵਤਿਆਂ ਦਾ ਇਕ ਕੰਮ ਤਾਂ ਮੈ'ਵੀ ਕਰਦਾ ਹਾਂ। 
ਆਕਾਸ਼ਬਾਣੀ ਕਰਦਾ ਹਾਂ । ਰੋਡੀਓ ਤੋ ਬੋਲਦਾ ਹਾਂ 
ਅਤੇ ਰੇਡੀਓ ਦਾ ਹਿੰਦੀ ਨਾਂ ਆਕਾਸ਼ਬਾਣੀ ਹੈ । ਜਿਸ 
ਰਾਹ ਰੋਜ਼ ਨਿਕਲਦਾ ਹਾਂ, ਉਸ ਦਾ ਨਾਂ ਹੀ ਮਹਾਤਮਾ 
ਗਾਂਧੀ ਮਾਰਗ ਹੈ । ਨਾਮ ਨਾਲ ਬੰਦਾ ਤਰ ਜਾਂਦਾ ਹੈ । 
ਉਲਟੇ ਨਾਮ ਨਾਲ ਵੀ ਤਰ ਜਾਂਦਾ ਹੈ । ਕੋਈ 'ਮਰਾ- 
ਮਰਾ ਪੁਕਾਰ ਰਿਹਾ ਸੀ ਤਾਂ ਰਾਮ ਦੇ ਉਸ ਨੂੰ ਸਿੱਧਾ 
ਸਵਰਗ ਭੇਜ ਦਿੱਤਾ । ਵੱਡੇ ਆਦਮੀ ਛੋਟਾ ਅਹਿਸਾਨ 
ਕਰਕੇ 'ਪ੍ਰਾਪੇਗੈਡਾ ਸਟੰਟ' ਕਰਦੇ ਹਨ । 

ਮੌਰੋ ਵਿਕ ਦੌਸਤ ਦੇ ਕਰ ਵੀ ਕਮਲ ਹੋ ਗਏ 
ਹਨ । ਮੇਰੇ ਨਾਲੋ ਕੁਝ ਵਧੀਆ _ਕੁ ਆਲਿਟੀ ਦੇ, 
ਕਿਉਕਿ ਉਹ ਪੰਜ ਉਦਘਾਟਨ ਇਸ ਮੌਸਮ ਵਿਚ ਕਰ 
ਚੁੱਕੇ ਹਨ । ਉਹ ਮੇਰੇ ਹੱਥਾਂ ਨੂੰ ਉਲਟ ਪਲਟ ਕੇ ਦੇਖਦੇ 
ਹਨ ਅਤੇ ਮੈ" ਉਨ੍ਹਾਂ ਦੇ ਦੇਖਦਾ ਹਾਂ । ਅਤੇ ਉਹ ਕਹਿੰਦੇ 
ਹਨ--'ਯਾਰ ਦੋਹਾਂ ਦੇ ਹੱਥ ਅਚਾਨਕ ਕਮਲ ਕਿਵੇ” 
ਹੋ ਗਏ ? ਇਹ ਗੱਲ ਕੀ ਹੈ ?' 

ਸੱਚਮੁੱਚ ਇਹ ਗੱਲ ਕੀ ਹੈ ? ਮੈਂ ਬਹੁਤ ਕੋਸ਼ਿਸ਼ 
ਕੀਤੀ ਹੈ ਕਿ ਹੱਥ ਕਮਲ ਨਾ ਹੋ ਜਾਣ । ਹਥੇਲੀ 
ਉਪਰ ਮੈ ਕੇਡੇ ਬੀਜੇ ਹਨ । ਪਰ ਪਤਾ ਨਹੀ ਕੀ 
ਹੋਇਆ ਕਿ ਕਰ ਅਚਾਨਕ _ਕਮਲ ਹੋ ਗਏ । ਹੁਣ 
ਮੈਂ ਪ੍ਰੇਸ਼ਾਨ ਹਾਂ । ਜਿਨ੍ਹਾਂ ਦੇ ਹੱਥ ਮੈਥੋਂ ਪਹਿਲਾਂ ਕਮਲ 
ਹੋ ਗਏ ਸਨ, ਉਨ੍ਹਾਂ ਦੀ ਦੁਰਦਸ਼ਾ ਮੈ` ਦੇਖ ਰਿਹਾ ਹਾਂ। 
ਉਹ ਕਰ ਕਮਲਾਂ ਨਾਲ ਉਦਘਾਟਨ ਕਰਨ ਜਾਂਦੇ ਹਨ 
ਅਤੇ ਮੁੱਖ ਕਮਲ ਖੋਲ੍ਹਦੇ ਹਨ ਕਿ ਮਾਈਕ ਦੀ ਤਬਦੀਅਤ 
ਥੱਪੜ ਜੜ ਦੇਣ ਦੀ ਹੁੰਦੀ ਹੈ । ਹਾਲੀ ਉਸ ਨੇ ਜ਼ਬਤ 


--ਹਰੀ ਸ਼ੈਕਰ ਪਰਸਾਈ 


ਰੱਖਿਆ ਹੋਇਆ ਹੈ, ਪਰ ਇਕ ਵੇਲਾ ਅਜਿਹਾ ਆਏਗਾ 
ਜਦੋ" ਮਾਈਕ ਮੁੱਖ ਕਮਲ ਵਿਚ ਘੁਸ ਕੇ ਘੰਡੀ ਬੰਦ 
ਕਰ ਦੇਵੇਗਾ । ਕਰ ਕਮਲ ਵਾਲੇ ਮੂੰਹ ਖੌਲ੍ਹਦੇ ਹਨ ਕਿ 
ਮੁੰਡੇ “ਭਾਸ਼ਨ ਨਹੀਂ ਨੌਕਰੀ ਦਿਓ !' ਉਹ ਸੰਭਾਲ ਕੋ 
ਕਹਿੰਦੇ ਹਨ, “ਇਹ ਦੇਸ਼ ਤੁਹਾਡਾ ਨੌਜਵਾਨਾਂ ਦਾ ਹੈ ।” 
ਮੁੰਡੇ ਕਹਿੰਦੇ ਹਨ, “ਬਕਵਾਸ ਬੰਦ ਕਰੋਂ ।" ਉਹ 
ਕਹਿੰਦੇ ਹਨ, “ਇਸ ਦੇਸ਼ ਦਾ ਤੁਸੀਂ ਨਿਰਮਾਣ ਕਰਨਾ 
ਹੈ ।'' ਮੁੰਡੇ ਕਹਿੰਦੇ ਹਨ, “ਚੁੱਪ ਕਰ ਓਏ !" ਓਹ 
ਕਹਿੰਦੇ ਹਨ, “ਸ:ਨੂੰ ਤੁਹਾਥੋਂ ਵੱਡੀਆਂ ਆਸਾਂ ਹਨ । 
ਮੁੰਡੇ ਚੀਕਦੇ ਹਨ, 'ਸ਼ੱਟ-ਅੱਪ !” ਫਿਰ ਘਿਰਾਓ, 
ਨਾਅਰੇ, ਜੁੱਤੀ ਸੁੱਟੀ ਜਾਂਦੀ ਹੈ ਅਤੇ ਕਈ ਵਾਰੀ ਕੁਟਾਈ 
ਵੀ ਹੁੰਦੀ ਹੈ । 

ਇਹ ਕਮਲ ਹੁਣ ਕਾਲਜਾਂ ਵਿਚ ਜਾਣ ਤੋ 
ਡਰਨ ਲੱਗੇ ਹਨ । ਉਦਘਾਟਨ ਕਰਨ ਵਾਲਿਆਂ ਦੀ 
ਥੁੜੋ' ਹੋਣ ਲੱਗ ਪਈ ਸੀ । ਜੁੱਤੀਆਂ ਖਾਣ ਲਈ 
ਕਮਲ - ਤਾਂ ਚਾਹੀਦਾ ਹੀ ਹੈ । ਹੁਣ ਮੋਰੋ ਵਰਗੇ ਲੌਕਾਂ 
ਦੇ ਕਰ ਕਮਲ ਬਣਾ ਦਿੱਤੇ ਗਏ ਹਨ । ਸਰਵਜਨਕ 
ਜ਼ਿੰਦਗੀ ਵਿਚ ਇਕ ਅਜਿਹਾ ਸਮਾਂ ਆਉਂਦਾ ਹੈ ਜਦ 
ਕਮਲ ਉੱਪਰ ਜੁੱਤੀਆਂ ਪੈੱਦੀਆਂ ਹਨ । 

ਅਖ਼ਬਾਰ ਵਿਚ ਇਹ ਜਿਨ੍ਹਾਂ ਦੀ ਤਸਵੀਰ ਹੈ, 
ਉਨ੍ਹਾਂ ਦੇ ਹੱਥ ਪਿਛਲੇਂ ਪੰਦਰਾਂ ਸਾਲ ਤੋਂ ਕਮਲ ਹਨ । 

ਸੈਂਕੜੇ ਸੱਦਾ-ਪੱਤਰ ਇਸ ਦਾ ਸਬੂਤ ਹਨ । 
ਕੱਲ ਹੀ ਇਕ ਯੂਨੀਵਰਸਿਟੀ ਵਿਚ ਵਧੀਆ ਵਧੀਆ 
ਗੱਲਾਂ ਕਹਿੰਦੇ ਕੁੱਟੇ ਗਏ । ਅੱਜ ਕੱਲ ਦੇਖ ਰਿਹਾ 
ਹਾਂ ਕਿ ਚੰਗੀਆਂ ਗੱਲਾਂ ਕਹਿਣ ਵਾਲਿਆਂ ਦੀ ਜ਼ਿਆਦਾ 
ਕੁਟਾਈ ਹੁੰਦੀ ਹੈ । ਹੁਣ ਲੋਕ ਚੰਗੀਆਂ ਗੱਲਾਂ ਕਹਿਣ 
ਦਾ ਹੱਕ ਹਰ ਕਿਸੋਂ ਨੂੰ ਦੇਣਾ ਨਹੀ ਚਾਹੁੰਦੇ । ਜਿਸ 
ਦੋਸ਼ ਵਿਚ ਚੰਗੀਆਂ ਗੱਲਾਂ ਕਹਿਣ ਕਾਰਨ ਆਦਮੀ 
ਕੁਟਿਆ ਜਾਵੇ, ਉਸ ਵਿਚ ਚੰਗੀਆਂ ਗੱਲਾਂ ਕਹਿਣ 
ਵਾਲਿਆਂ ਨੇ ਕੀ ਕਮਾਲ ਨਾ ਕੀਤਾ ਹੋਵੇਗਾ ? 

ਕਲ ਮੁੱਖ ਕਮਲ ਤੋਂ ਚੰਗੀਆਂ ਗੱਲਾਂ ਕਹਿੰਦਿਆਂ 
ਜਿਨ੍ਹਾਂ ਦੀ ਕੁਟਾਈ ਹੋਈ ਸੀ, ਉਹ ਇਸ ਤਸਵੀਰ ਵਿਚ 
ਮੁਸਕਰਾਉਦੇ ਹੋਏ ਪਾਲਮ ਹਵਾਈ ਅਡੋ _ਉੱਪਰ 
ਬਿਦੇਸ਼ੀ ਮਹਿਮਾਨ ਦਾ ਸਵਾਗਤ _ਕਰ ਰਹੇ ਹਨ । 
ਬਿਦੇਸ਼ੀ ਸਰਕਾਰੀ ਮਹਿਮਾਨ ਦੀ ਮੁਸਕਰਾਹਟ ਇੰਨੀ 
ਵਧੀਆ ਹੈ ਕਿ ਲੱਗਦਾ ਹੈ, ਉਹ ਵੀ ਆਪਣੇ ਦੇਸ਼ 
ਵਿਚ ਟੰਬੇ ਖਾ ਕੇ ਹਵਾਈ ਜਹਾਜ ਵਿਚ ਬੈਠੇ ਹੋਣਗੇ । 

13 


ਬਿਨਾਂ ਮਾਰ _ਖਾਧਿਆਂ ਅਜਿਹੀ ਅੱਛੀ ਮੁਸਕਾਨ ਨਹੀਂ 
ਆ ਸਕਦੀ, ਇਹ ਸਾਡਾ ਕੁੱਟ ਖਾ ਕੇ ਮੁਸਕ੍ਰਾਉਣ 
ਵਾਲਾ ਦੱਸ ਰਿਹਾ ਹੈ । ਇਸ ਦੇਸ਼ ਵਿਚ ਇਹ ਬਹੁਤ 
ਅਜੀਬ ਗੱਲ ਕਿ ਜੋ ਜਿੰਨਾ ਕੁੱਟਿਆ ਜਾਂਦਾ ਹੈ, ਉਹ 
ਉਤਨਾ ਹੀ ਵਧੀਆ ਮੁਸਕਾਉਦਾ ਹੈ । 

ਬਿਦੇਸ਼ੀ ਮਹਿਮਾਨ ਨੂੰ ਇਹ ਆਪਣਾ ਕਮਲ 
ਵਾਲਾ ਕੀ ਕਹਿ ਰਿਹਾਂ ਹੈ ? ਉਹ ਜੋ ਕੁਝ ਕਹਿੰਦਾ ਹੈ, 
ਅਖਖਾਰਾਂ 'ਚਚ ਨਹੀ ਛਪਦਾ। ਉਹਕਹਿੰਦਾ ਹੈ--ਸਾਹਬ 
ਸਾਡੀ ਸ਼ਰਮ ਹੁਣ 20-22 ਸਾਲ ਦੀ ਜਵਾਨ ਲੜਕੀ ਹੋ 
ਗਈ ਹੈ । ਪਰ ਉਹ ਨੰਗੀ ਰਹਿੰਦੀ ਹੈ । ਜਦੋਂ ਤੁਸੀਂ 
ਆਉਂਦੇ ਹੋ ਤਾਂ ਆਪਣੀ ਮੁਸਕਾਨ ਦੀ ਰੌਸ਼ਮੀ ਸਾੜੀ 
ਆਪਣੀ ਨੰਗੀ ਸ਼ਰਮ ਨੂੰ ਪਹਿਨਾ ਕੇ ਤੁਹਾਡੇ ਸਾਹਮਣੇ 
ਪੋਸ਼ ਕਰਦੇ ਹਾਂ । ਤੁਸੀਂ ਇਸ ਨਾਲ ਵਿਆਹ ਕਰ ਲਉਂ, 
ਇਹ ਬਿਲਕ੍ਲ ਕੁਆਰੀ ਹੈ । ਅਸੀ ਹਰ ਚੀਜ਼ ਦਾ 
ਕੁਆਰਪਨ ਭੰਗ ਹੋ ਜਾਣ ਦਿਤਾ ਹੈ, ਪਰ ਸ਼ਰਮ ਦੇ 
ਕੁਆਰਪਨ ਦੀ ਰੱਖਿਆ ਕੀਤੀ ਹੈ ।' 

ਇਸ ਤੋਂ ਬਾਦ ਉਹ ਆਪਣੇ ਕਰ ਕਮਲਾਂ ਨਾਲ 
ਦੋ ਦਰਸ਼ਨੀ ਹੁੰਡੀਆਂ ਕੱਢੇਗਾ-- ਇਕ ਚੀਨ ਦੀ ਅਤੇ 
ਦੂਜੀ ਪਾਕਿਸਤਾਨ ਦੀ ਅਤੇ ਫੋਰਨ ਭੁਗਤਾਨ ਕਰਾ 
ਲਵੇਗਾ । ਫਿਰ ਓਹ ਕਿਸੇ ਜਾਦੂ ਨਾਲ ਚੀਨ ਅਤੇ 
ਪਾਕਿਸਤਾਨ _ ਨੂੰ ਬੱਚਿਆਂ _ ਨੂੰ ਡਰਾਉਣ 
ਵਾਲੇ 'ਬਾਬਾ ਬਣਾ ਲਵੈਗਾ । ਬੱਚੇ 'ਭੁੱਖ ਕਾਰਨ ਰੋਣਗੇ 
ਤਾਂ ਉਹ ਕਹੇਗਾ--'ਚੁੱਪ ਸੌ" ਜਾਹ । ਬਾਬਾ ਆਉਂਦੇ 
ਨੇ । ਚੀਨ ਅਤੇ ਪਾਕਸਤਾਨ ਫੜ ਕੇ ਲੈ ਜਾਣਗੇ ।” 
ਬੱਚੇ ਡਰ ਨਾਲ ਭੁੱਖ ਨੂੰ ਮਾਰ ਕੇ ਸੌ" ਜਾਣਗੇ । 


ਫਿਰ ਬਿਦੇਸ਼ੀ ਕਹੇਗਾ--'ਕਮਲ ਤੁਹ'ਡੇ ਦੇਸ਼ ਦੀ 


ਮਹਾਨ ਸ਼ੰਸਕ੍ਰਿਤੀ ਹੈ ।" ਆਪਣਾ ਕਹੇਗਾ--ਸੰਸਕ੍ਰਿਤੀ 
ਦੀ ਹੱਡੀ ਨੂੰ ਹੁਣ ਕੁੱਤੇ ਚੱਬਦੇ ਹੋਏ ਘੁੰਮ ਰਹੇ ਹਨ । 


ਸੰਸਕ੍ਰਿਤੀ ਦੀ ਹੱਡੀ ਕੁੱਤੇ ਦਾ ਜਬ੍ਰਾੜਾ ਭੰਨ ਕੇ ਉਸ 


ਦੇ ਖੂਨ ਨੂੰ ਉਸੇ ਤੋਂ ਹੀ ਬੜੇ ਸਵਾਦ ਨਾਲ ਚਟਵਾ 
ਰਹੀ ਹੈ । ਹਾਂ, ਅਸੀ ਵਿਸ਼ਵ-ਭਾਈਜਾਰੇ ਨੂੰ ਮੰਨਦੇ ਹਾਂ 
ਭਾਵ ਆਪਣੇ ਭਾਈ ਤੋਂ ਬਿਨਾਂ ਬਾਕੀ ਦੁਨੀਆਂ ਭਰ ਨੂੰ 
ਭਾਈ ਮੰਨਦੇ ਹਾਂ ।'' 

ਇਹ ਕਮਲ ਹੁਣ _ਪ੍ਰਲਸ ਦੀ ਰਾਖੀ ਵਿਚ 
ਖਿੜਦੇ ਹਨ । ਇਹ ਨਵੀ ਕਿਸਮ ਦਾ ਕਮਲ ਇਸ 
ਦੇਸ਼ ਵਿਚ ਪੈਂਦਾ ਹੋਇਆ, ਹੈ ਜੋ ਖਿੜਦਾ ਹੀ ਓਦੋਂ ਹੈ 
ਜਦੋ ਆਸ ਪਾਸ ਪੁਲਸ ਹੋਵੇ । ਵਨਸਪਤੀ-ਵਿਗਿਆਨਕਾਂ 
ਨੂੰ ਇਸ ਦਾ ਅਧਿਐਨ ਕਰਨਾ ਚਾਹੀਦਾ ਹੈ । ਨੇਤਾਗਿਰੀ- 
ਵਿਗਿਆਨੀਆਂ ਦੇ ਇਹ ਕੌਮ ਦਾ ਨਹੀ” ਕਿਉਕਿ ਇਹ 
ਆਦਮੀ ਨਹੀਂ; ਕਮਲ ਹੈ । ਕਮਲ ਸੂਰਜ ਨੂੰ ਦੇਖ ਕੇ 
ਖਿੜਦਾ ਹੈ ਅਤੇ ਸੂਰਜ ਛਿਪਣ ਤੇ ਬੰਦ ਹੋ ਜਾਂਦਾ ਹੈ । 
14 


ਇਹ ਨਵਾਂ ਕਮਲ ਪ੍ਰਲਸ ਨੂੰ ਦੇਖ ਕੇ ਖਿੜਦਾ ਹੈ, 
ਪੁਲਸ ਨਾ ਦਿਖੋ ਤਾਂ ਮੁਰਝਾ ਜਾਂਦਾ ਹੈ । ਬਹੁਤ ਸੁੰਦਰ 
ਨਜ਼ਾਰਾ ਹੁੰਦਾ ਹੈ--ਅੱਗੇ ਪਲਸ, ਪਿੱਛੇ ਪ੍ਰਲਸ, ਖੱਬੇ 
ਪੁਲਸ, ਸੱਜੇ ਪੁਲਸ ਅਤੇ ਵਿਚਕਾਰ ਇਹ ਕਮਲ 
ਮੁਸਕ੍ਰਾਉ'ਦਾ ਤੁਰਿਆ ਜਾਂਦਾਂ ਹੈ । ਇਕ ਸੁੱਕਾ ਤਲਾਅ 
ਹੈ, ਜਿਸ ਵਿਚ ਖਾਕੀ ਲਹਿਰਾਂ ਉਠ ਰਹੀਆਂ ਹਨ । 
ਖਾਕੀ ਲਹਿਰਾਂ ਦੇ ਵਿਚ ਇਹ ਕਮਲ ਖਿੜਦਾ ਹੈ । 
ਜਦੋਂ ਲੋਕ ਕਰਾਂ ਨੂੰ ਕਮਲ ਬਣਾਉਣ ਉਪਰ ਤੁੱਲ ਹੀ 
ਗਏ ਹਨ ਤਾਂ ਆਪਣੇ ਬਾਰੇ ਵਿਚ ਫਿਕਰ ਲਗ ਗਿਆ 
ਹੈ । ਇਹ ਰੋਲ ਕਿਵੇ ਨਿਭੇਗਾ ? ਇਕ ਤਾਂ ਮੋ ਹਰਗਿਜ਼ 
ਚੰਗੀਆਂ ਗੱਲਾਂ ਨਹੀ' ਕਹਾਂਗਾ । ਇਸ ਦੇਸ਼ ਦਾ ਬੈਦਾ 
ਲਗਾਤਾਰ ਚੰਗੀਆਂ ਗੱਲਾਂ ਨਾਲ ਮਾਰਿਆ ਗਿਆ ਹੈ । 
ਬਹੁਤੇ ਲੌਕਾਂ ਦਾ ਖਿਆਲ ਹੈ ਕਿ ਜਵਾਹਰ ਲਾਲ ਸ਼ੋਰ- 
ਵਾਨੀ ਨਾਲ ਗੁਲਾਬ ਦੇ ਫੁੱਲ ਦੀ ਬਜਾਏ ਕਮਲ ਦਾ 
ਫੁੱਲ ਟੰਗਦੇ ਤਾਂ ਵਧ ਚੰਗਾ ਹੁੰਦਾ । ਲੰਗਾਤਾਰ ਵਧੀਆ 
ਗੱਲਾਂ ਨੇ ਮਾਰਿਆ ਅਤੇ ਖੂਬਸੂਰਤ ਫੁੱਲ ਨੇ ਮਰਿਆ । 
ਮੈਂ ਜੇ ਆਪਣੇ ਮੁੱਖ-ਕਮਲ ਨਾਲ _ਕੋਰੀਆਂ ਵਧੀਆਂ 
ਗਲਾਂ _ਕਰਾਂ ਤਾਂ ਸਾਹਮਣੇ ਬੈਠੇ ਲੌਕ ਮੈਨੂੰ ਫੌਰਨ ਜੁੱਤੀਆਂ 
ਮਾਰ ਦੇਣ । ਪਰ ਬਹੁਤਿਆਂ ਦੇ ਪੈਰਾਂ ਵਿਚ ਜੁੱਤੀਆਂ ਹੀ 
ਨਹੀਂ ਹਨ, ਉਹ ਕੀ ਮਾਰਨਗੇ $ ਸੰਵਿਧਾਨ ਵਿਚ 
ਜੁੱਤੀਆ ਮਾਰਨ ਦਾ ਬੁਨਿਆਦ ਅਧਿਕਾਰ ਤਾਂ ਹੋਣਾ 
ਹੀ ਚਾਹੀਦਾ ਹੈ । ਬੰਦੇ ਦੇ ਢਿੱਡ ਵਿਚ ਰੋਟੀ ਨਾ ਹੋਵੇ, 
ਸਰੀਰ ਉੱਪਰ ਕਪੜੇ ਨਾ ਹੋਣ, ਪਰ ਪੌਰਾਂ ਵਿਚ ਜੁੱਤੀ 
ਤਾਂ ਜ਼ਰੂਰ ਹੋਣੀ ਚਾਹੀਦੀ ਹੈ, ਜਿਸ ਨਾਲ ਉਹ ਜਦਾੱ 
ਜੀਅ ਕਰੋ ਬੁਨਿਆਦੀ ਅਧਿਕਾਰ ਦਾ ਪ੍ਰਯੋਗ ਕਰ ਸਕੇ । 
ਮੈ ਕੋਈ ਚੰਗੀ ਗੱਲ ਨਹੀਂ ਕਹਿੰਦਾ । ਮੈ ਤਾਂ 
'ਉਦਘਾਟਨ' ਨੂੰ ਵੀ ਬੁਰਾ ਸ਼ਬਦ ਮੰਨਦਾ ਹਾਂ । ਸਾਹਿਤ 
ਵਿਚ ਜੋ ਆਪਣੇ ਆਪ ਨੂੰ ਵਿਦਰੋਹੀ ਪੀੜੀ ਕਹਿੰਦੀ 
ਹੈ, ਉਸ ਦੇ ਇਕ ਸੰਗ੍ਰਿਹ ਦਾ ਉਦਘਾਟਨ ਕਰਨ 
ਲਈ ਮੈਨੂੰ ਬੁਲਾਇਆ ਗਿਆ ਸੀ । ਮੈ" ਦੇਖਿਆ, ਆਮ 
ਜਿਹਾ ਹੀ ਸੁਨਹਿਰੀ ਸੱਦਾ-ਪੱਤਰ, ਉਸ ਵਿਚ ਉਹ ਹੀ 
ਹਾਜ਼ਰੀ ਨਾਲ ਸ਼ੋਭਾ' ਵਧਾਉਣ ਦੀ ਗੱਲ ਕਿਤਾਬ ਉਪਰ 
ਬੈਨ੍ਹਿਆਂ ਉਹ ਹੀ ਰੇਸ਼ਮੀ ਪੀਲਾ ਫੀਤਾ । ਇਸ ਵਿਚ 
ਵਿਦਰੋਹੀ ਪੀੜੀਪਣ ਕਿੱਥੰ ਹੈ ? ਮੈਂ ਮਾਈਕ ਹੱਥ ਵਿਚ 
ਲੈੱਦਿਆਂ ਹੀ ਕਿਹਾ--'ਵਿਦਰੋਹੀ ਪੀੜੀ ਦਾ ਉਦਘਾਟਨ 
ਸਮਾਗਮ ਨਹੀਂ, ਵਿਸਫੋਟਨ' ਸਮਾਗਮ ਹੋਣਾ ਚਾਹੀਦਾ 
ਹੈ । ਸੱਦਾ-ਪੱਤਰ ਉਪਰ ਹੌਣਾ ਚਾਹੀਦਾ ਹੈ-- ''ਸਾਡੇ 
ਕਾਵਿ-ਸੰਗ੍ਰਹਿ ਦਾ ਵਿਸਫੋਟਨ ਫਲਾਣੇ ਸਮੇ ਹੋਵੇਗਾ । 
ਤੁਸੀਂ ਆਉਣਾ ਹੋਂਵੇ ਤਾਂ ਆਓ, _ਵਰਨਾਂ ਐਸੀ-ਤੈਸੀ 
ਕਰਾਓ ।'' ਇਹ ਗਲ ਨੌਜਵਾਨਾਂ ਨੂੰ ਚੰਗੀ ਲੱਗੀ । ਗੱਲ 
ਚੰਗੀ ਨਹੀ ਸੀ ਨਾ ! 


ਸਫਲ ਕਮਲ ਹੌਣ ਦੀ ਮੈ” ਪੂਰੀ ਕੇਸ਼ਿਸ਼ ਕਰਾਂਗਾ। 
ਸਾਰੇ _ਹੱਥਕੰਡੇਂ ਸਿਖਾਂਗਾ । ਗੁਰੂਆਂ ਦੀ ਕਮੀ ਨਹੀਂ । 
ਇਕ ਗੁਰੂ ਮੈ ਪਿਛਲੋਂ ਸਾਲ ਪਾ ਲਿਆ । ਉਹ ਮੋਰੇ 
ਸ਼ਹਿਰ ਵਿਚ ਇਕ ਸਮਾਗਮ ਦਾ ਉਦਘਾਟਨ ਕਰ ਰਹੋ 
ਸਨ । ਬਹੁਤ ਭਾਵਕ ਹੋ ਕੇ ਬੋਲੋ--''ਵਾਹ ਜੱਬਲਪੁਰ ! 
ਪੁੰਨ-ਭੂਮੀ ਹੈ । ਇਥੋ" ਦੀ ਮਿੱਟੀ ਵਿਚ ਇਤਿਹਾਸ 
ਖਿੰਡਿਆ ਪਿਆ ਹੈ । ਇਥੋਂ ਦੀ ਧੂੜ ਚੰਦਨ ਹੈ । ਮੈੱ 
ਉਸ ਨੂੰ ਮੱਥੇ ਉਪਰ ਲਗਾਉ'ਦਾ ਹਾਂ ।' ਉਨਾਂ ਕਮ 
ਜੋਬ ਵਿਚੋਂ ਇਕ ਧੂੜ ਦੀ ਪੁੜੀ ਕੱਢੀ ਅਤੇ ਮੱ 
ਉਪਰ ਲਗਾ ਲਈ । ਸਾਹਬ, ਪੂਰਾ ਹਾਲ 9. 


ਹੋ ਗਿਆ ਅਤੇ ਓਨਾਂ ਨੇ ਭਾਸ਼ਨ ਘੰਟੇ ਤਕ _ 


ਵਧਾ ਦਿੱਤਾ । 

ਮੈਂ ਓਨਾਂ ਦੇ ਪਿੱਛੇ ਲੱਗ ਗਿਆ । ਸਾਗਰ ਵਿਚ 
ਇਕ ਉਦਘਾਟਨ ਕਰਦਿਆਂ ਓਨਾਂ ਫਿਰ _ਕਿਹਾ--- 
`ਵਾਹ, ਸਾਗਰ ! ਇਹ ਪੁੰਨ-ਭੂਮੀ ਹੈ । ਇਥੋਂ“ ਦੀ ਮਿੱਟੀ 
ਵਿਚ ਇਤਿਹਾਸ ਖਿੰਡਿਆ ਪਿਆ ਹੈ । ਇਥੋ ਦੀ ਧੁੜ 
ਚੌਦਨ ਹੈ । ਮੈ” ੭੬੧੯੪ 
ਓਨਾਂ ਨੇ ਫਿਰ ਜੇਬ ਵਿਚੋ ਪੜੀ ਕੱਢੀ ਅਤੇ ਮੰ 
ਉਪਰ ਧੂੜ ਲਗਾ ਲਈ । ਸਾਗਰ ਵਾਸੀ ਵੀ ਰੰ 
ਹੋ ਕੇ ਓਨਾਂ ਨੂੰ ਸੁਣਦੇ ਰਹੇ । 

ਫਿਰ ਉਹ ਬਰੋਲੀ ਪਹੁੰਚੋ । ਓਥੇ ਵੀ ਕਿਹਾ--- 
"ਵਾਹ, ਬਰੋਲੀ ! ਇਹ ਪੁੰਨ-ਭੂਮੀ ਹੈ । ਇਥੋ ਦੀ ਧਰਤੀ 
ਵਿਚ ਇਤਿਹਾਸ ਖਿੰਡਿਆ ਪਿਆ ਹੈ । ਇਥੋ ਦੀ ਧੂੜ 
ਚੋਦਨ ਹੈ । ਮੈ ਇਸ ਨੂੰ ਮੱਥੇ ਉਪਰ ਲਗਾਉਂਦਾ ਹਾਂ ।' 
ਪੁੜੀ ਕੱਢ ਕੇ ਓਨਾਂ ਨੇ ਫਿਰ ਧੂੜ ਲਗਾ ਲਈ । 
` ਉਹ ਘਰ ਤੋਂ ਧੂੜ ਦੀ ਪੜੀ ਜੇਬ ਵਿਚ ਪਾ ਕੇ ਤੁਰਦੇ 
` ਹਨ। 
ਇਹ ਗੁਰ ਵਧੀਆ ਹੈ । ਪਰ ਇਹ ਗੁਰੂ ਦੇ ਨਗਰ 


ਵਿਚ ਫੇਲ ਹੋ ਜਾਂਦਾ ਹੈ । ਸ਼ਿਵ ਕੁਮਾਰ ਦਸਦਾ ਹੈ ਕਿ 


ਮੈ ਓਸੇ ਗੁਰੂ ਦੇ ਸ਼ਹਿਰ ਗਿਆ ਹੋਇਆ ਸੀ। 
_ਸਮਾਗਮ ਦੀ ਪ੍ਰਧਾਨਗੀ ਉਹ ਹੀ ਕਰ ਰਹੇਂ ਸਨ । ਮੈ 
_ਭਾਵਕਤਾ ਨਾਲ ਕਿਹਾ--“ਵਾਹ, ਇਹ ਨਗਰੀ ਪੁੰਨ- 
ਭੂਮੀ ਹੈ । ਇਥੋ ਦੀ ਮਿੱਟੀ ਵਿਚ ਇਤਿਹਾਸ ਖਿੰਡਿਆ 
ਪਿਆ ਹੈ '' ਲੌਕ ਹੱਸਣ ਲੱਗ ਪਏ । ਮੈ ਪੜੀ ਕੱਢ 
ਮੱਥੇ ਉਪਰ ਧੂੜ ਲਗਾ ਹੀ ਨਾ ਸਕਿਆ । 

ਤਰੀਕੇ ਕਈ ਹਨ । ਇਕ ਤਰੀਕਾ ਹਰ ਮੌਕੇ ਤੇ 
ਕੌਮ ਨਹੀਂ ਕਰਦਾ । ਤਰੀਕੇ ਮੈਨੂੰ ਵੀ ਬਹੁਤ ਆਉਦੇ 
ਹਨ । ਪਰ ਮੌਰੇ ਦੋਸਤ ਫਿਰ ਕਹਿੰਦੇ ਹਨ--' ਆਪਣੇ 
ਹੱਥ ਅਚਾਨਕ ਕਮਲ ਕਿਵੇ ਹੋ ਗਏ । ਆਖਰ ਇਹ 
ਹੋ ਕੀ ਗਿਆ ?'' 


ਉਹ ਕੀ ਸੋਚ ਕੇ ਜਵਾਬ ਦਿੰਦੇ ਹਨ--''ਅਸੀ` 
ਲੌਕ ਬੁੱਧੀਜੀਵੀ ਦਾ ਰੁਤਬਾ ਵਧ ਰਿਹਾ ਹੈ ।" 

ਹਾਂ, ਵਧ ਤਾਂ ਰਿਹ' ਹੈ : ਇਸ ਦੇਸ਼ ਦੇ ਬੁੱਧੀ- 
ਜੀਵੀ ਸਭ ਸ਼ੇਰ ਹਨ ! ਪਰ ਉਹ ਗਿੱਦੜਾਂ ਦੀ ਬਾਰਾਤ 
ਵਿਚ ਬੈੱਡ ਵਜਾਉ' ਦੇ ਹਨ ! 


੦ 


 ੀਗੀਕੀਕੀਕੀੀੀੀੀਆਕਲਕਕਲਲਲ=ਆ==============ਲ 


ਸੜਕਾ `ਤੇ ਪਲਦੇ ਜਿਸਮਾਂ ਦੀ ਗੱਲ 
੦। 


ਰਾਜਪਾਲ 


ਸੁਹਣੇ ਦਫਤਰ 'ਚ ਬੈਠਾ 

ਰੇਸ਼ਮੀ ਪਰਦਿਆਂ 'ਚ ਘਿਰਿਆ 

ਸੁਨਿਹਰੀ ਪੈਨ ਨਾਲ ਲਿਖਦਾ 

ਕਵੀ ਫਿਕਰਮੰਦ ਹੈ ਇਨਕਲਾਬ ਬਾਰੇ 

ਅਤੇ ਸੋਚਦਾ ਹੈ ਸੜਕਾਂ 'ਤੇ ਪਲਦੇ ਜਿਸਮਾਂ ਦੀ ਗੱਲ- 
ਪਰ ਕੌਣ ਸਮਝਾਏ ਉਸ ਅਧੁਨਿਕ ਕਵੀ ਨੂੰ 

ਕਿ ਇਨਕਲਾਬ ਗੁਲਾਬ ਦਾ ਫੁੱਲ 

ਜੋ ਕੋਈ ਮਹਿਬੂਬ ਤੁਹਾਡੇ ਕੋਟ ਦੇ ਕਾਲਰ 'ਤੇ ਟੰਗ ਦੇਵੇਗੀ 
ਇਨਕਲਾਬ ਸੜਕਾਂ 'ਤੇ ਫਿੜਦਾ ਲਾਵਾਰਸ ਬੱਚਾ ਨਹੀ' 
ਜੋ ਅਵਾਰਾ-ਗਰਦੀ ਕਰਦਾ ਤਹਾਨੂੰ ਮਿਲ ਪਵੇਗਾ 
ਇਨਕਲਾਬ ਰੇਸ਼ਮੀ ਪਰਦਿਆਂ 'ਚ ਨਹੀਂ” ਸੌ ਦਾ- 

ਸ਼ੀਸ਼ ਮਹਿਲਾਂ 'ਚੇ ਨਹੀ” ਤੁਰਦਾ 

ਬਲਕਿ ਇਨਕਲਾਬ ਤਾਂ 

ਝੁੱਗੀਆਂ 'ਚ ਪਲਦਾ ਤੇ ਜਵਾਨ ਹੁੰਦਾ ਹੈ 

ਸੰਘਰਸ਼ਾਂ ਦੀ ਕਹਾਂਣੀ ਪਾਉਂਦਾ ਹੈ 

ਉਧਮ; ਸਰਾਭੇ ਦੇ ਚੰਦਰ ਨੂੰ ਯਾਦ ਕਰਦਾ ਹੈ 

ਭਗਤ ਸਿੰਘ ਦੇ ਦੱਸੇ ਰਾਹ ਦੀ ਗੱਲ ਕਰਦਾ ਹੈ 

ਉਹ ਰਾਹ ਜਿਸ ਰਾਹ 'ਚ ਚੱਲਣ ਪਿਛੋ” 

ਬੌਤੇ ਚੌਕੀਦਾਰ ਨੂੰ ਸਵਾਗਤੀ ਝੰਡਿਆ ਦੀ 

ਰਾਖੀ ਨਹੀ' ਕਰਨੀ ਪਵੇਗੀ 

ਤੇ ਰੇਸ਼ਮੀ ਪਰਦਿਆਂ 'ਚ ਬੈਠੇ ਕਵੀ ਨੂੰ 

ਨਹੀ” ਸੋਚਣੀ ਪਵੇਗੀ 

ਸੜਕਾਂ ਤੇ ਪਲਦੇ ਜਿਸਮਾਂ ਦੀ ਗੁੱਲ । 


। 


ਬਨਾਮ ਫ਼ੌਜੀ 


ਲੋਕ-ਦੁਸ਼ਮਣ ਨਿਜ਼ਾਮਾਂ ਨੂੰ ਕਾਇਮ ਰੱਖਣ ਵਾਸਤੇ ਹਾਕਮਾਂ ਕੋਲ ਫ਼ੌਜ ਹੀ ਇਕ ਵੱਡਾ ਆਸਰਾ ਹੈ, ਜਿਸ ਰਾਹੀ” 


ਉਹ ਲੋਕ ਸੰਘਰਸ਼ਾਂ ਨੂੰ ਦਬਾਉ'ਦੇ ਹਨ ਤੇ ਲੌਕਾਂ ਵਿਚ ਦਹਿਸ਼ਤ ਪਾਂਦੇ ਹਨ । ਪਰ ਫ਼ੌਜੀ ਵੀਰ ਵੀ ਕਿਉਕਿ ਲੋਕਾਂ 
ਵਿਚੋਂ ਜਾਂਦੇ ਹਨ, ਇਸ ਲਈ ਇਕ ਪੜਾਅ ਆਉ'ਦਾ ਹੈ, ਜਦੋ ਉਹ ਦ੍ਰਸ਼ਮਣ ਨੂੰ ਪਛਾਣਦੇ ਹੋਏ, ਲੋਕਾਂ ਦੇ ਹੱਕ ਵਿਚ 
ਖਲੁੱਦੇ ਹਨ । ਬ੍ਰਿਟਿਸ਼ ਸਾਮਰਾਜ ਨੇ ਉਸ ਵੇਲੇ ਆਪਣਾ ਅੰਤ ਵੇਖ ਲਿਆ ਜਦੋਂ ਹਿੰਦੀ ਫ਼ੌਜੀਆਂ ਨੂੰ ਦੁਸ਼ਮਣ ਦੀ 
ਪਛਾਣ ਹੋ ਗਈ । ਜਹਾਜ਼ੀਆਂ ਦੀ ਬਗਾਵਤ ਇਸ ਦਾ ਇਕ ਚਿੰਨ ਸੀ । ਸਾਡਾ ਹੁਣ ਦਾ ਲੌਕ ਦੁਸ਼ਮਣ ਨਿਜ਼ਾਮ ਵੀ 
ਫੌਜ ਉੱਤੇ ਮੁੱਖ ਟੇਕ ਰੱਖਦਾ ਹੈ, ਆਸਾਮ, ਨਾਗਾਲੈ'ਡ, ਮੀਜੋਰਮ ਆਦਿਕ ਸੱਪਸ਼ਟ ਮਿਸਾਲਾਂ ਹਨ, -ਜਿਹੜੀਆਂ 
ਇਸ ਭਰਮ ਨੂੰ ਤੋੜਦੀਆਂ ਹਨ ਕਿ ਇਹ ਦੇਸ਼ ਜਮਹੂਰੀਅਤ ਦੇ ਅਸ੍ਹਲਾਂ ਤੇ ਚੱਲਦਾ ਹੈ, ਫ਼ੌਜ ਦੀ ਅੰਨ੍ਹੀ ਦਹਿਸ਼ਤ 
ਇਹਨਾਂ ਥਾਵਾਂ ਤੇ ਪ੍ਰਤੱਖ ਹੈ । ਪਰ ਇਹ ਸਭ ਕੁਝ ਹੁੰਦਿਆਂ ਹੋਇਆਂ ਵੀ ਸਮੇ" ਦੀ ਆਵਾਜ਼ ਸਾਡੇ ਫ਼ੌਜੀ ਵੀਰ ਵੀ 
ਸੁਣ ਰਹੇ ਹਨ । ਉਹਨਾਂ ਨੂੰ ਅਹਿਸਾਸ ਹੋ_ਰਿਹਾ ਹੈ ਕਿ ਵਿਤਕਰੇ ਭਰੋ ਸਮਾਜ ਦੇ ਉਹ ਵੀ ਉਸੋ ਤਰ੍ਹਾਂ ਸ਼ਿਕਾਰ ਹਨ, 
ਜਿਸ ਤਰ੍ਹਾਂ ਜਨ ਸਾਧਾਰਨ । ਉਹ ਆਪਣੀ ਆਵਾਜ਼ ਦੱਬੇ ਸ਼ਬਦਾਂ ਵਿਚ ਉੱਚੀ ਕਰ ਰਹੇ ਹਨ । ਆਪਣੇ ਪਾਠਕਾਂ 
ਦੀ ਦਿਲਚੱਸਪੀ ਲਈ ਇਸ ਕਾਲਮ 'ਚ _ਅਸੀ' ਇਕ ਕਵਿਤਾ, ਇਕ ਟਿਪਣੀ ਤੇ ਇਕ ਖੱਤ ਦੇ ਰਹੇ ਹਾਂ ਇਹਨਾਂ ਵਿਚਾਰ 


ਦੀ ਚਰਚਾ ਸਾਡੀ ਜਮਹੂਰੀ ਲਹਿਰ ਲਈ ਸਹਾਇਕ ਹੋ ਸਕਦੀ ਹੈ । 


ਫ਼ੌਜੀ ਜਵਾਨਾਂ ਦੇ ਮਸਲੇ 
ਫ਼ੌਜ ਬਨਾਮ ਉਮਰ ਕੈਦ 

ਦੋਸਤੋ ! ਇੱਕ ਨੰਨਾ ਬੱਚਾ ਰੋ ਕੇ ਆਪਣੀ ਲੌੜ 
ਨੂੰ ਪੂਰਾ ਕਰਵਾ ਲੈਦਾ ਹੈ, ਤੇ ਆਮ-ਸ਼ਹਿਰੀ ਸੰਘਰਸ਼ 
ਰਾਹੀ ਆਪਣੀਆਂ ਯੋਗ ਮੰਗਾਂ ਮੰਨਵਾ ਸਕਦਾ ਹੈ । 
ਮੈਂ ਨਾ ਤਾਂ ਬੱਚਾ ਹਾਂ ਤੇ ਨਾ ਹੀ ਆਮ ਸ਼ਹਿਰੀ । ਮੈੱ 
ਫ਼ੌਜੀ ਜਵਾਨ ਹਾਂ, ਸਟਾਰਚ ਲੱਗੀ ਵਰਦੀ ਵਿੱਚ ਸਜਿਆ 
ਹੋਇਆ ਤੁੱਕਲ ਵਾਂਗ ਸਿੱਧਾ । ਮੈਨੂੰ ਵੀ ਤੁਹਾਡੇ ਸਭਨਾਂ 
ਵਾਂਗ ਬਹੁਤ ਸਾਰੀਆਂ ਦੁੱਖ-ਤਕਲੀਫ਼ਾਂ ਹਨ, ਮੌਰੇ ਵੀ 
ਕਈ ਮਸਲੇ ਹਨ, ਕਈ ਮੰਗਾਂ ਹਨ । (ਖਾਸ ਕਰ 
ਤਨਖਾਹਾਂ 'ਚ ਸੁਧਾਰ ਬਾਰੇ ।) ਮੈਨੂੰ ਵੀ ਤ੍ਹਾਂਡੀ ਤਰ੍ਹਾਂ 
ਆਪਣੀ ਖੁਦਗਰਜ਼, ਭ੍ਰਿਸ਼ਟ ਤੇ ਅਯਾਸ਼ ਅਫ਼ਸਰਸ਼ਾਹੀ 
ਦੇਸ਼ ਦੀ ਥੋਥੀ ਤੇ ਨਿਕੌਮੀ ਹਕਹਮਤ ਅਤੇ ਆਪਣੀ 
ਬੋਝਲ ਤੇ ਨਰਕ ਭਰੀ ਜ਼ਿੰਦਗੀ ਬਾਰੋ ਬਹੁਤ ਸਾਂਰੀਆਂ 
ਸ਼ਿਕਾਇਤਾਂ ਹਨ । ਨਾ ਮੈਂ ਰੋ ਸਕਦਾ ਹਾਂ, ਨਾ ਹੀ 
ਚੀਖ ਸਕਦਾ ਹਾਂ । ਫ਼ੌਜੀ ਜਵਾਨ ਹੋਣਾ ਮੇਰੀ ਸਭ ਤੋ 
ਵੱਡੀ ਕਮਜ਼ੋਰੀ ਹੈ । ਪਰ ਫਿਰ ਵੀ ਮੈ ਜੀਉ ਰਿਹਾ 
ਹਾਂ । ਤੁਸੀ ਹੈਰਾਨ ਹੋਵੋਗੇ ਕਿ ਮੈ ਆਪਣੇ ਨਾਲ ਹੋ 
ਰਹੀਆਂ ਧੱਕੇਸ਼ਾਹੀਆਂ ਤੇ ਬੇਇਨਸਾਫੀਆਂ ਦੇ ਖਿਲਾਫ 
ਲੜ ਕਿਉ” ਨਹੀਂ ਸਕਦਾ, ਹੱਥ ਵਿੱਚ ਭਰੀ ਬੰਦੂਕ 
ਫੜੀ ਹੋਈ ਹੋਣ ਦੇ ਬਾਵਜੂਦ ਵੀ । ਬੱਸ ਏਥੋਂ ਹੀ 
ਮੇਰੋ ਮਨ ਦੀ ਪੀੜ ਸ਼ੁਰੂ ਹੁੰਦੀ ਹੈ, 'ਜੋ ਮੈਨੂੰ ਵਿੱਚੋ-ਵਿੱਚ 
ਖਾ ਰਹੀ ਹੈ । (ਤੇ ਇੱਕ ਦਿਨ ਅਜਿਹਾ ਵੀ ਆਵੇਗਾ ਕਿ 
ਸਾਹਮਣਿਓ ਪੈਦੀ ਵੈਰੀ ਦੀ ਸਾੜ ਨੂੰ ਮੈ ਰੋਕ ਨਹੀਂ 
ਸਕਾਂਗਾ ।) ਮੈ' ਤੁਹਾਡੇ ਨਾਲ ਫੁੱਝ ਗੱਲਾਂ ਕਰਕੇ ਮਨ 
16 


--ਸੰਪਾਦਕ 


ਦਾ ਬੋਝ ਹਲਕਾ ਕਰਨਾ ਚਾਹੁੰਦਾ ਹਾਂ । ਤੁਸੀਂ ਮੈਨੂੰ 
ਆਪਣੇ ਨਾਲੋ ਅੱਡ ਕਿਉ” ਸਮਝਦੇ ਹੋ ।' ਮੈ” ਤੁਹਾਡੇ 
ਵੱਲ ਆਸ ਭਰੀਆਂ ਨਜਰਾਂ ਨਾਲ ਵੇਖ ਰਿਹਾ ਹਾਂ ਕਿ 
ਤੁਸੀ' ਮੋਰੇ ਹੱਕ ਵਿੱਚ ਜ਼ਰੂਰ ਆਵਾਜ਼ ਉਠਾਓਗੇ । 

ਦਿੱਲੀ ਵਿਖੋ 26 ਜਨਵਰੀ ਦੀ ਪਰੇਡ ਭੁਗਤਾਉਣ 
ਤੋਂ ਬਾਦ ਕੁਝ ਦਿਨਾਂ ਲਈ ਮੈ ਘਰ ਗਿਆ ਹਾਂ। 
ਸੁਣਿਆ ਹੈ, ਤਾਏ ਦਾ ਵੱਡਾ ਮੁੰਡਾ ਸੁਖਵੀਰ, ਜੋ ਫ਼ੌਜ 
ਵਿੱਚ ਕੈਪਟਨ ਹੈ, ਉਹ ਵੀ ਛੁੱਟੀ ਉੱਤੇ ਆਇਆ 
ਹੋਇਆ ਹੈ। ਤਾਈ ਦਾ ਮੋਰੇ ਨਾਲ ਖਾਸਾਂ ਮੋਹ ਹੈ । 
ਉਹ ਸੁਣਦਿਆਂ ਹੀ ਉਚੇਚੇ ਤੌਰ ਉੱਤੇ ਮੈਨੂੰ ਮਿਲਣ 
ਆਈ ਹੈ । ਉਸ ਦੀਆਂ ਨਜ਼ਰਾਂ 'ਚੋਂ` ਮਮਤਾ ਡੁੱਲ੍ਹ ਡੁੱਲ੍ਹ 
ਪੈ ਰਹੀ ਹੈ । ਬਹੁਤ ਖੁਸ਼ ਨਜ਼ਰ ਆ ਰਹੀ ਹੈ ਤਾਈ ! 
ਆਖਦੀ ਹੈ; 'ਵੇ ਮੱਖਣਾ ! ਐਮੀ” ਆਂਦੇ ਨੇ ਕਿ ਇੰਦਰਾ 
ਗਾਂਧੀ ਫ਼ੌਜ ਵੱਲ ਕੋਈ ਗੌਰ ਨਹੀਂ ਕਰਦੀ । ਸੁੱਖਵੀਰ 
ਆਂਦਾ ਹੁਣ ਤਾਂ ਤੁਹਾਨੂੰ ਕਾਫੀ ਸਹੂਲਤਾਂ ਮਿਲ ਗਈਆਂ 
ਹਨ ।' ਮੋਰਾ ਇੱਕ-ਦਮ ਪਾਰਾ ਚੜ੍ਹ ਜਾਂਦਾ ਹੈ । ਮੈ 
ਗੁੱਸੇ ਉੱਤੇ ਕਾਬ੍ਹ ਪਉੱਦਾ ਹੋਇਆ ਸਿਰਫ ਏਨਾਂ ਹੀਂ 
ਆਖਦਾ ਹਾਂ, "ਤਾਈਂ ! ਬੱਸ ਚੁੱਪ ਹੀ ਰਹੁ । ਫ਼ੌਜ ਵਿੱਚ 
ਸਾਰੇ ਇਕੋ ਜਿਹੇ ਨਹੀਂ' । ਮੌਰੇ ਤੇ ਸੁੱਖਵੀਰ ਵਿੱਚ ਕੋਹਾਂ 
ਦਾ ਫਰਕ ਹੈਂ ।” ਤਾਈ ਦਾ ਮੂੰਹ ਇੰਜ ਹੋ ਜਾਂਦਾ ਹੈ, 
ਜਿਵੇਂ ਕਿਸੇ ਗੱਭਰੂ ਦੇ ਮਰਨ ਦਾ ਅਸੋਸ ਕਰ 
ਰਹੀ ਹੋਵੇ । 

ਉੱਚੀ ਉੱਚੀ ਨਾਅਰੇ ਲੱਗ ਰਹੇਂ ਹਨ :-- 

''ਬੋਇਨਸਾਫੀ _ਦੀਆਂ, _ ਜੜ੍ਹਾਂ _ ਪੁੱਟੋ ॥ 

ਅਫਸਰਸ਼ਾਹੀ ਮ੍ਰਦਾਬਾਦ 1 


ਅੰਨ੍ਹੀ ਬੋਲੀ ਇਹ ਸਰਕਾਰ, ਮੁਰਦਾਬਾਦ । 

ਲੈ ਕੇ ਰਹਾਂਗੇ ਆਪਣੇ ਹੱਕ, ਏਕੇ ਨਾਲ । 

ਲੋਕ-ਏਕਤਾ, ਜਿੰਦਾਬਾਦ । 

ਆਵਾਜਾਈ ਬਿਲਕ੍ਲ ਬੋਦ ਹੈ । ਗੱਡੀਆਂ, ਮੌਟਰਾਂ, 
ਕਾਰਾਂ, ਬੱਸਾਂ, ਟਰੱਕਾਂ ਤੇ ਸਾਈਕਲ ਹੀ ਸਾਈਕਲ, 
ਲੰਮੀਆਂ ਕਤਾਰਾਂ ਲੁੱਗ ਗਈਆਂ ਹਨ । ਅਗਾਂਹ ਤੁਰਦੇ 
ਹਾਂ । ਦੇਖਦੇ ਹਾਂ ਔਰਤਾਂ ਹੀ ਔਰਤਾਂ । ਔਰਤਾਂ ਨਹੀਂ, 
ਰੌਹ ਨਾਲ ਮਚਦੇ ਚਿਹਰਿਆਂ ਵਾਲੀਆਂ ਕੁੜੀਆਂ ਨੇ 
ਅਸਮਾਨ ਸਿਰ ਉੱਤੇ ਚੁੱਕਿਆਂ ਹੋਇਆ ਹੈ । ਉਨ੍ਹਾਂ ਦੇ 
ਮਲੂਕ ਹੱਥ, ਨਿੱਘੀ ਧੁੱਪ ਵਿੱਚ ਨੇਜ਼ਿਆਂ ਤਲਵਾਰਾਂ ਦੀ 
ਤਰ੍ਹਾਂ ਲਿਸ਼ਕ ਰਹੇ ਹਨ । ਅਸੀ'_ਵਰਦੀ ਪਹਿਨੀ ਦੋ 
ਫ਼ੌਜੀ ਭਰਾ ਆਪਸ ਵਿੱਚ ਅੱਖਾਂ ਨਹੀ ਮਿਲਾ ਪਾ ਰਹੇ 
ਹਾਂ । ਨਰਸਾਂ ਦੇ ਇਸ ਤ੍ਰਫ਼ਾਨੀ ਜਲ੍ਹੂਸ ਨੂੰ ਦੇਖ ਕੇ ਮੇਰਾ 
ਜਿਸਮ ਜਿਵੇ ਮੁੱਠ 'ਚੋਂ` ਰੇਤ ਵਾਂਗ ਕਿਰ ਗਿਆ ਹੋਵੇ । 
ਡੌਰ-ਭੌਰ ਹੋਏ ਮਿੱਤਰ ਨੂੰ ਪੁੱਛਦਾ ਹਾਂ, “ਕਹਿਣ ਨੂੰ ਤਾਂ 
ਬਈ ਅਸੀ ਵੀ ਸਰਕਾਰੀ ਮੁਲਾਜ਼ਮ ਹਾਂ, ਦੇਸ਼ ਦੇ 
ਬਹਾਦਰ ਰਾਖੋ । ਲਾਹਨਤ ਹੈ ਸਾਡੀ ਮਰਦਾਨਗੀ ਉੱਤੇ ।' 
ਸਾਥੀ ਦਾ ਡਰ ਜਾਗਦਾ ਹੈ : ਚੱਲ ਯਾਰ ! ਸਾਬ੍ਹ 
ਕਹਿਣਗੇ ਐਨੀ ਦੇਰ ਕਿਉ” ਕੀਤੀ ? ਨਾਲੋਂ ਜੇ ਕਿਸੇ 
ਦੇਖ ਲਿਆ ਤਾਂ ਰਪੌਟ ਹੋ ਜਾਉ ਕਿ ਅਸੀਂ ਜਲ੍ਹਸ ਨੂੰ 
ਬੜੀ ਦਿਲਚਸਪੀ ਨਾਲ ਦੇਖ ਰਹੇਂ ਸਾਂ ।' 


ਸਮੇ ਦਾ ਖੁੱਲਾ ਖੱਤ-ਫੌਜੀ ਦੇ ਨਾਂ ! 
ਕੱਲ ਜਦੋ ਤੂ ਭਰਤੀ ਹੋਣ ਜਾਣਾਂ ਸੀ, 

ਤਾਂ ਤੈਨੂੰ ਜਨਣ ਵਾਲੀ ਕੁੱਖ ਨੇ, 

ਬੁੱਢੇ ਬੋਹੜ ਵਾਲੋਂ ਪੀਰ ਦੇ, 

ਦੇਗ ਸੁੱਖੀ ਸੀ ! 

ਤੇ ਜਦੋ ਭਰਤੀ ਅਫਸਰ ਨੇ, 

ਤੈਨੂੰ ਆਖਿਆ ਸੀ-- 

“ਸ਼ਾਬਾਸ਼ ਜਵਾਨ ! ਦੇਸ਼ ਸੇਵਾ ਕੇ ਕਾਬਿਲ ਹੈ !” 
ਤਾਂ ਤੂੰ ਮਾਣ ਨਾਲ, 

ਪੈਰਾਂ ਦੀਆਂ ਅੱਡੀਆਂ ਉਤਾਂਹ ਚੁੱਕ, 

ਅੰਗੜਾਈ ਲਈ ਸੀ, 

ਮਨ ਹੀ ਮਨ ਖੁਸ਼ ਹੁੰਦਿਆਂ 

ਕਿ ਹੁਣ, 

ਬੁੱਢੀ ਮਾਂ ਨੂੰ, 

ਆਨਾਂ ਕਿਲੋ ਕਤਾਈ ਤੇ, 

ਉੱਨ ਨਹੀ ਕੱਤਣੀ ਪਵੇਗੀ ! 

ਕਿ ਹੁਣ ਕੰਬਦੇ ਹੱਥਾਂ ਨਾਲ, 

ਰੰਬਾ ਫੜੀ ਬਾਪੂ ਨੂੰ 

ਲੰਬੜਾਂ ਦੀ ਗੋਡੀ ਨਹੀ` ਕਰਨੀ ਪਵੇਗੀ ! 


ਕਿ ਹੁਣ ਜਵਾਨ ਹੁੰਦੀਆਂ ਭੁੰਣਾਂ ਦੇ, 
ਪਵਿੱਤਰ ਹੱਥਾਂ ਲਈ 

ਮਹਿੰਦੀ ਖਰੀਦ ਸਕਾਂਗਾ !! 

ਕਿ ਨੰਨੇ ਵੀਰ ਨੂੰ, 

ਗਵਾਂਢੀ ਜਿੰਦਰ' ਕੇ ਬੋਟੀ ਵਾਂਗ, 
ਠੌੜੋ ਦੇ ਸ਼ਹਿਰ, 

ਅੰਗਰੋਜ਼ੀ ਸਕੂਲੇ ਪੜਾਵਾਂਗਾ ! 


ਪਰ ਵਰ੍ਹੇ ਭਰ ਦੀ ਹੱਡ ਭੰਨਵੀ', 
ਰੰਗਰੂਟੀ ਤੋਂ ਪਿੱਛੋਂ, 

ਤੇਰੋ ਪਿਆਰੇ ਪਿਆਰੇ, 

ਖਿਆਲਾਂ ਦੇ ਉਲਟ, 

ਚੌਵੀ ਘੰਟੇ ਸਾਬ ਦੇ ਹੁਕਮ ਤੇ 

ਫੁੱਲ ਚੜਾਉਣ ! 

ਸਾਬ ਦੇ ਬੰਗਲੇ ਦੀ ਸਫਾਈ ਤੋਂ' ਲੌ ਕੇ 
ਰੋਟੀ ਪਕਾਉਣ ! 

ਬਹਿਦਿਆਂ ਉੱਠਦਿਆਂ ਸਾਬ ਦੇ 


` ਗੁਣ ਗਾਉਣ ! 


ਪਰ ਭੌਰਾ ਮਾਸਾ ਵੀ 

ਹੁਕਮ ਅਦੂਲੀ ਦਾ ਅਰਥ 

ਤੂੰ ਆਪਣੇ ਫੌਜੀ ਸਾਥੀ, 

ਨੈਬ ਅਮਰ ਸਿੰਘ ਦੇ 

ਕੋਰਟ ਮਾਰਸ਼ਲ ਹੋ ਜਾਣ ਤੋੱ 
ਜਾਣ ਹੀ ਗਿਆ ਸੰ” !! 

ਉਦਂ-- 

'ਦੇਸ਼ ਭਗਤੀ' ਸ਼ਬਦ ਦੇ ਅਰਥ 

ਤੇਰੋ ਦਿਮਾਗ ਵਿਚ 

ਭੌਬੀਰੀ ਦੀ ਤਰ੍ਹਾਂ ਘੁੰਮ ਗਏ ਸੀ ! 
ਤੇ ਤੂੰ ਜਾਣ ਗਿਆਂ ਸੈ' 

ਕਿ ਰਾਤ ਦਿਨ ਸਾਬ ਦੀ ਜੀ ਹਜ਼੍ਹਰੀ ਬਦਲੇ ! 
ਮਿਲਦੀ ਤਨਖਾਹ ਵਿਚੋ 

ਬਚਦੇ ਚਾਰ ਪੈਸਿਆਂ ਨਾਲ 

ਦੋ ਭੈਣਾਂ ਲਈ ਸੌਨੇ ਦੇ ਕੌਗਣ ਤਾਂ ਕੀ 


`ਦੋ ਸ਼ੂਹੇ ਸੂਟ ਵੀ ਆਉਣੇ 


ਮੁਸ਼ਕਲ ਹੀ ਨੇ !! 


ਉਸਦੇ ਪਾਲਤ੍ਹ 'ਪਿੰਕ੍ਹ' (ਕੁੱਤਾ) ਨਾਲ 
ਫੀਏਟ ਕਾਰ ਵਿਚ 
ਸਿਨੇਮਾਂ ਜਾਂਦਿਆਂ ਤੱਕਿਆ ਸੀ !! 
0 


ਤਾਂ--- 

ਤੈਨੂੰ ਯਾਦ ਆ ਗਈ ਸੀਂ, 

ਜੋਠ ਹਾੜ ਦੀ ਕੜਕਦੀ ਧੁੱਘੋ 
ਨੰਗੇ ਪੈਰੀ" ! 

ਸਿਰ ਤੇ ਪਾਟੀ ਚੁੰਨੀ ਲਈ ! 
ਨੰਨੇ ਵੀਰ ਨਾਲ 

ਕਣਕ ਦੇ ਵੱਢ ਵਿਚ 

ਸਿੱਟੇ ਚੁਗਦੀ ਭੈਣ 'ਜੀਤੀ' । 
ਤੇ ਮੇਰਾ ਖੂਨ ਖੋਲ ਗਿਆ ਸੀ ' 
ਤੂੰ ਸੋਚਣ ਲੱਗ ਪਿਆ ਸੈ” 
ਸ਼ਾਹੀ ਮਹੱਲਾਂ ਤੇ 

ਆਪਣੇ ਪਿੰਡ ਦੇ 

ਕੱਚੇ ਕੋਠੇ ਵਿਚਲੇ ਫਰਕ ਦੇ ਕਾਰਨ ਬਾਰੋ ?? 
ਤੇ ਇਕ ਦਿਨ ਜਦ 

ਸਾਬ ਦੇ ਬੂਟ ਪਾਲਿਸ਼ ਕਰਨ ਤੋ” 
ਨਾਂਹ ਕਰਨ ਕਰਕੇ 
ਤੈਨੂੰ ਡਰ ਸੀ 

ਕੋਰਟ ਮਾਰਸ਼ਲ ਹੋ ਜਾਣ ਦਾ 


ਦੌੜ ਗਿਆ ਸੰ” 

ਹੱਕਾਂ ਖਾਤਰ ਜਿਉਂਣ ਲਈਂ 
ਸਾਬ ਤੋਂ ਬੂਟ ਪਾਲਿਸ਼ ਕਰਾਉਂਣ ਦਾ 
ਹੱਕ ਖੋਹਣ ਲਈ । 

ਤੇ ਉਦੋੱ 

ਬਚਪਨ ਵਿਚ 

ਬਾਬੇ 'ਬੁੱਧੂ' ਤੋਂ ਸੁਣੀਂ 

ਜਿਉਣੇ ਮੰੜ ਤੇ ਸੁੱਚੇ ਸੂਰਮੇ ਦੀ 
ਤੰਨੂੰ ਅੱਖਰ ਅੱਖਰ 

ਸੱਚ ਜਾਪਣ ਲੱਗ ਪਈ ਸੀ । 
ਤੇ ਪਿੰਡ ਦੀ ਜੂਹ' ਬਾਹਰ ਹੀਂ 


ਜਦੋਂ ਤੂੰ ਸੁਣ ਲਈ ਸੀ 

ਲੰਬੜਾਂ ਦੇ ਜਿੰਦਰ ਵੱਲੋਂ 

ਭੈਣ ਜੀਤੀ ਨਾਲ 

ਮੂੰਹ ਕਾਲਾ ਕਰਨ ਦੀਂ ਵਾਰਦਾਤ 

ਤੇ ਰਾਤ ਦੇ ਹਨੇਰੇ ਵਿਚ 

ਜਦੋਂ ਤੂੰ ਲੰਬੜਾਂ ਦੇ ਬਹੇ ਅੱਗੇ 

ਸ਼ੇਰ ਦੀ ਤਰ੍ਹਾਂ ਦਹਾੜਦਿਆਂ 

ਸਫੇਨਗੈਨ ਚੋ ਤਾੜ ਤਾੜ 

ਫਾਇਰ ਕੀਤੇ ਸੀਂ 

ਤਾਂ ਮੈ ਤੈਨੂੰ ਦੱਸਦਿਆਂ 

ਕਿ ਉਂਦੋ' ਹੀ 

ਖਹੁਫੁਟਾਲਾ ਹੋਣ ਵਾਲਾ ਸੀ !!! 
ਸਰਬਜੀਤ ਸਿੰਘ ਤਲਾਂਵਾਂ 


ਪਿਛਲੇ ਮਹੀਨੇ 26 ਜਨਵਰੀ ਨੂੰ ਗਣਤੰਤਰ 
(ਗੁਰਮੰਤਰ ?) ਦਿਵਸ ਦੇ ਦਿਨ ਅਖ਼ਬਾਰਾਂ 'ਚ ਮੌਟੇ ਮੋਟੇ 
ਅੱਖਰਾਂ ਵਾਲੀ ਪਹਿਲੀ ਸੁਰਖੀ ਸੀ ਫੌਜੀਆਂ ਵਾਸਤੇ 
ਨਵੀਆਂ ਰਿਆਇਤਾਂ ।” ਸਿਰਲੇਖ ਇੰਝ ਹੋਣਾ ਚਾਹੀਦਾ 
ਸੀ : ਫ਼ੌਜੀ ਅਫ਼ਸਰਾਂ ਲਈ ਨਵੇਂ' ਮੁਨਾਫੇ ।' ਉਹ 
ਫ਼ੌਜੀ ਜਵਾਨ ਤੇ ਮਿਡਲ ਰੈ'ਕਰਜ, ਜਿੰਨ੍ਹਾਂ ਨੇ ਬਲੀ 
ਚੜ੍ਹਨ ਵਾਲੋਂ ਬੱਕਰੇ ਵਾਂਗ, (ਜੰਗ ਦੇ ਮੈਦਾਨ ਵਿੱਚ 
ਅਕਸਰ ਇਹੀ _ਬੰਦੇ ਮੋਹਰੇ ਹੋ ਕੇ _ਲੜਦੇ ਹਨ) 
ਸੱਜ-ਧੱਜ ਕੇ 26 ਜਨਵਰੀ ਨੂੰ ਰਾਜ-ਪੱਥ ਉੱਤੇ ਲੈਫਟ- 
ਰਾਈਟ ਕਰਨਾ ਸੀ, ਉਨ੍ਹਾਂ ਵਿੱਚ ਇੱਕ ਮੈ ਵੀ ਸਾਂ । 
ਜੌਕਰ ਅਖ਼ਬਾਰ ਸਵੱਖਤੇ ਹੀ ਹੱਥ ਲੱਗ ਜਾਂਦਾ ਤਾਂ 
ਪਰੇਡ ਕਰਨ ਤੋ ਬਾਦ ਨਸੀਬ ਹੋਇਆ ਤੇ ਪੜ੍ਹਦਿਆਂ 
ਹੀ ਨਾੜਾਂ ਖੁਸ਼ਕ ਹੋ ਗਈਆਂ । 

ਫ਼ੌਜ ਦੇ ਕਾਨੂੰਨ ਤਹਿਤ, ਕਿਸੇ ਵੀ ਫ਼ੌਜੀ ਅਫ਼ਸਰ 
ਜਾਂ ਜਵਾਨ ਦਾ ਪ੍ਰੌੱਸ ਨਾਲ ਸੰਪਰਕ ਗ਼ੈਰ-ਕਾਨੂੰਨੀ 
ਸਮਝਿਆ ਜਾਂਦਾ ਹੈ । ਇਸ ਦੇ ਬਾਵਜੂਦ ਫ਼ੌਜੀ (ਖਾਸ 
ਕਰ ਏਅਰ-ਫੌਰਸ) ਅਫ਼ਸਰਾਂ ਦੇ ਮਸਲਿਆਂ ਨੂੰ ਲੈ ਕੇ 
ਬੜੀ ਸ਼ਿੱਦਤ ਨਾਲ ਅਖ਼ਬਾਰਾਂ ਵਿੱਚ ਖ਼ਬਰਾਂ ਛਪਦੀਆਂ 
ਰਹੀਆਂ ਹਨ । ਸਾਲ ਦੋਹ ਕੁ ਤੋਂ ਇਹ ਗੱਲ ਕਾਫੀ 
ਵਾਦ ਵਿਵਾਦ ਦਾ ਵਿਸ਼ਾ ਬਣੀ ਰਹੀ ਹੈ ਕਿ ਫ਼ੌਜ 
ਵਿੱਚ, ਖਾਸ ਕਰ ਟੈਕਨੀਕਲ ਲਾਈਨ ਵਿੱਚ, ਲਾਇਕ 
ਅਫ਼ਸਰਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ 
ਰਿਹਾ ਹੈ । ਇਸ ਦੇ ਕਾਰਨ ਦੱਸੋ ਗਏ ਹਨ : ਫ਼ੌਜ ਦੀ 
ਸਖ਼ਤ ਨੌਂਕਰੀ, ਥੋੜੀਆਂ ਤਨਖਾਹਾਂ, ਘੱਟ `ਸਹੂਲਤਾਂ ਤੇ 
ਤਰੱਕੀ ਦੀ ਸੀਵੀਂ' ਚਾਲ । ਦਿਲਚਸਪ ਗੱਲ ਇਹ 
ਹੈ ਕਿ ਇਹ ਨੁਕਤਾ ਗ਼ੈਰ-ਫ਼ੌਜੀਆਂ ਵਲੋ ਨਹੀ, ਬਲਕਿ 
ਫ਼ੌਜ ਦੇ ਉੱਚੇ ਅਫ਼ਸਰਾਂ ਵਲ ਬੜੀ ਵੱਡੀ ਪੱਧਰ 
ਉੱਤੇ, ਗਰਮਜੋਸ਼ੀ ਨਾਲ ਉਠਾਇਆ ਗਿਆ । ਸਿੱਟਾ 
ਇਹ ਨਿਕਲਿਆ ਕਿ ਸਾਡੀ ਫ਼ੌਜ ਦੇ `ਖੁਦਗਰਜ਼ 


“` ਅਫ਼ਸਰਾਂ ਨੇ ਉੱਚ-ਪੱਧਰੀ ਗੱਠ-ਜੋੜ ਰਾਹੀ' ਸਰਕਾਰ 


ਨੂੰ ਝੁਕਣ ਲਈ ਮਜਬੂਰ ਕਰ ਦਿੱਤਾ । ਖ਼ਾਨਦਾਨੀ 
ਮਹਾਰਾਣੀ ਇੰਦਰਾ ਆਈ ਨੇ ਦਰਿਆ--ਦਿੱਲੀ ਵਿਖਾਈ, 
ਤੇ ਬਿਨਾਂ ਕਿਸੇ ਗਹਿਰੀ ਸੋਚ ਵਿਚਾਰ ਦੇ ਕੌਮੀ ਹਿੱਤਾਂ 
(ਖ਼ਾਨਦਾਨੀ ??) ਨੂੰ ਧਿਆਨ 'ਚ ਰੱਖਦਿਆਂ, ਅਫ਼ਸਰ- 
ਸ਼ਾਹੀ ਨੂੰ ਨਵੀਆਂ ਸਹੂਲਤਾਂ ਤੇ _ਮੁਨਾਫ਼ਿਆਂ ਲਈ 
ਓ. ਕੇ. ਦੇ ਦਿੱਤੀ । 


ਬਹੁਤਾ ਡੂੰਘਾ ਕੀ ਜਾਣਾ ! ਤੁਸੀ" ਨੌਕਰੀ ਦੌਰਾਨ 
ਔਖੋ-ਸੌਖੇ ਹੋਂ ਕੇ ਭਾਵੇ ਡਬਲ ਐਮ. ਏ. ਕਰ _ਲਵੇਂ, 
ਸਰਵਿਸ ਵਿੱਚ ਟਕੇ ਦਾ ਫਾਇਦਾ ਨਹੀਂ, ਪਰ ਅਫ਼ਸਰਾਂ 
ਨੂੰ ਇਸ ਸੰਬੰਧ ਵਿੱਚ _ਕੁਆਲੀਫੀਕੇਸ਼ਨ ਅਲਾਊ'ਸ 


ਮਿਲਦਾ ਹੈ, ਤੁਹਾਨੂੰ ਸਰਵਿਸ ਵਿੱਚ ਰਹਿੰਦਿਆਂ ਭਾਵੇ 
ਵੀਹ ਕੋਰਸ ਕਰਨੇ ਪੌਣ, ਪਰ ਇਸ ਨਾਲ ਤੁਹਾਨੂੰ ਧੇਲੇ 
ਦਾ ਨਫ਼ਾ ਨਹੀ” ਹੋਣ ਲੱਗ, ਪਰ ਉਹੋ ਜਿਹ' ਹੀ 
ਇੱਕ ਕੋਰਸ ਜੇਕਰ ਅਫ਼ਸਰ ਕਰ ਲਵੇ ਤਾਂ ਉਹਟੀ 


ਤਨਖ਼ਾਹ ਘੱਟ-ਘੱਟ ਢਾਈ ਵੀਹਾਂ ਵਧ ਜਾਂਦੀ ਹੈ। 


ਤੁਹ/ਡੇ ਭਾਵੇ ਗ਼ਲਤੀ ਨਾਲ ਚਾਰ ਬੱਚੇ ਪੈਦਾ ਹੋ 
ਗਏ ਹੋਣ, ਮਕਾਨ ਦਾ ਕਿਰਾਇਆ ਸਵਾ ਕੁ ਸੌ ਪਰ 
ਇੱਕ ਅਫ਼ਸਰ ਨੂੰ ਇਹੋ ਸੱਤ-ਅੱਠ ਸੌ ਦੇ ਕਰੀਬ ਮਿਲਦਾ 
ਹੈ। ਤੇ ਜਨਾਬ ! ਮੌਰੀ ਤਨਖ਼ਾਹ ਬਾਰਾਂ ਸਾਲਾਂ ਦੇ 
(ਬਨਵਾਸ ਭੋਗਣ) ਬਾਅਦ ਵੀ ਲਾ ਪ/ ਕੇ ਮਸਾਂ ਸਾਢੇ 
ਪੰਜ ਸੌ ਦੇ ਕਰੀਬ ਹੈ । ਨਵੀਆਂ ਸਹੂਲਤਾਂ (ਮੁਨਾਫਿਆਂ !) 
ਅਨੁਸਾਰ, ਅਫ਼ਸਰ ਦਾ ਰਾਸ਼ਨ ਅਲਾਉ'ਸ (ਜੋ_ਹੁਣ 
ਤੱਕ ਨਹੀ 'ਮਿਲਦਾ ਸੀ, ਕਿਉਕਿ ਤਨਖਾਹਾਂ ਹੀ 
ਬਥੇਤੀਆਂ ਸਨ) ਵੀ ਲਾਗੂ ਕਰ ਦਿੱਤਾ ਗਿਆ ਹੈ, ਜੋ 
ਇੱਕ ਜਵਾਨ ਦੇ ਰਾਸ਼ਨ ਅਲਾਉ'ਸ ਨਾਲੋ” ਕੁਦਰਤੀ 
ਗੱਲ ਹੈ ਜ਼ਿਮਾਦਾ ਹੀ ਹੋਉ । ਇਸ਼ਾਰੇ ਵਜੋ' ਇੱਕ 
ਅਫ਼ਸਰ ਜਦੋਂ ਟੈੱਪਰੇਰੀ ਡਿਊਟੀ 'ਤੇ ਜਾਂਦਾ ਹੈ, ਨਵੀ 
ਸਕੇਲ ਮੁਤਾਬਿਕ ਉਹਦਾ _0411$ 41੦੪8 
ਚਾਲੀ-ਪੰਤਾਲੀ ਦੇ ਕਰੀਬ ਹੈ ਪਰ ਜੁਆਨ ਦਾ ਦੱਸ ਰਪੈ 
ਦੇ ਏੜ ਗੇੜ !!! ਹੁਣ ਇੰਦਰਾ ਬੀਬੀ ਦੇ ਕੇਨ 'ਚ, 
ਉਹ _ਕਿਹੜਾ ਸੂਰਮਾ ਹੈ, ਜੋ ਫਰਕ ਮਾਰੇ ਕਿ 
'ਮਾਤਾ ਜੀ ! ਇੱਕ ਜਵਾਨ, ਜਿਸ ਨੇ ਮੌਰਚੋ ਖੋਦਣੇ ਹਨ, 
(ਤੇ ਸਾਬ੍ਹ ਦੇ ਬੰਗਲੇ ਵਿਖੋ ਮਲਕਾ ਦੇ ਟਹਿਝਣ ਲਈ 
ਬਗੀਚਾ ਤਿਆਰ ਕਰਨਾ ਹੈ,) ਮੌਢੇ ਉੱਤੇ ਮਸ਼ੀਨ-ਗੌਨ 
ਲਟਕਾ ਕੇ ਹਰ ਠੌਜ਼ ਵੀਹ-ਤੀਹ ਮੀਲ ਦੌੜਨ ਹੈ, 
ਜਿਸ ਦਾ ਸਮੁੱਚਾ ਜੀਵਨ ਮੁਸ਼ੱਕਤ ਭਰਿਆ ਹੈ, ਉਹਨੂੰ 
ਜੇ ਵੱਧ ਨਹੀ ਤਾਂ ਘੱਟੋ-ਘੱਟ ਬਰਾਬਰ ਦੀ ਖੁਰਾਕ 
ਦੇਣ ਦਾ ਹੀਲਾ ਤਾਂ ਕਰ, ਜਾਂ ਚੱਲ ਏਨਾ ਹੀ ਕਰਦੇ ਕਿ 
ਉਹਦੀ ਆਪਣੀ ਖੁਰਾਕ ਵਿੱਚੋ" ''ਕੁੱਤਿਆਂ-ਬਿੱ ਲਿਆਂ" 
ਨੂੰ ਬੁਰਕੇ ਭਰਨ ਤੋ ਰੋਕਣ ਦਾ ਇੰਤਜ'ਮ ਤਾਂ 


ਕਰਵਾ ਦੇ !!' ਪਰ ਕੌਣ ਆਖੇ ਰਾਣੀਏ'... 

ਅੱਜ ਕਿਸੇ ਤੋੱ` ਲੁਕਿਆ ਛਿਪਿਆ ਨਹੀ' ਕਿ 
ਦੋਸ਼ ਵਿੱਚ ਕਿਹੋ ਜਿਹਾ ਗਦਰ ਮਚਿਆ ਹੋਇਆ ਹੈ । 
ਬਾਪ ਟੋਪੀ ਤੇ ਚਿੱਟੇ ਕ੍ੜਤੇ ਪਜਾਮੇ ਦੇ ਪਰਛਾਵੇ ਹੇਠ 
ਜਿੰਨੀਆਂ ਮਰਜ਼ੀ ਗੱਲਾਂ ਮਾਰੀ ਜਾਓ, ਕੋਈ ਰੋਕ ਟੇਕ 
ਨਹੀ । ਧੌਣ ਝੁਕਾਓ, ਕੌਨ ਹੇਠਾਂ ਸ੍ਰੱਟੋ, ਖਸਿਆਰੇ 
ਚਿੱਟੇ (ਨਕਲੀ) ਦੰਦਾਂ 'ਚ ਮਿੰਨ੍ਹਾਂ ਮਿੰਨ੍ਹਾਂ ਮੁਸਕਰਾਓ ਤੇ 
ਪਰਵ ਹਿਲਓੱਦੇ ਉੱਚੇ ਤਖ਼ਤ ਉੱਤੇ ਜਾ ਪਹੁੰਚੋ” ਇਹ 
ਮੌਜੂਦਾ ਰਾਜਨੀਤੀ ਹੈ । ਤੇ ਹਿੰਦੁਸਤਾਨ ਦੀ ਅਫ਼ਸਰ- 
ਸ਼ਾਹੀ ਕਿੰਨੀ ਕਮੀਨੀ, ਨਿਰਦਈ, ਲਾਚੜ ਤੇ _ਐਸ਼- 
ਪ੍ਰਸਤ ਹੈ, ਇਸ ਦੀ ਦੂਨੀਆਂ 'ਚ ਮਿਸਾਲ ਨਹੀ` 


ਮਿਲਦੀ । ਪਰ ਫ਼ੌਜ ਦਾ ਖੇਤਰ ਅਜਿਹਾ ਹੈ, ਜਿੱਥੇ 
ਸਭ ਕੁੱਝ ਤੇ ਓਹੋ ਕੁਝ, ਬੜੇ ਅਮਨ-ਅਮਾਨ ਨਾਲ 
ਹੋ ਰਿਹਾ ਹੈ, ਸੁਰੱਖਿਅਤ ਪਰਤਾਂ ਹੇਠ , (ਤੇ ਨਾਲੋ 
ਇਹ ਵੀ, ਕਿ ਸਿੱਧੇ ਅਸਿੱਧੇ ਤਰੀਕੇ ਨਾਲ ਜਵਾਨਾਂ 
ਦੀ ਭਲਾਈ ਵਾਲੇ ਫੰਡ, ਅਫ਼ਸਰਾਂ ਦੀ ਬੀਵੀਆਂ ਦੋ 
ਸ਼ਿੰਗਾਰ ਤੇ ਬੱਚਿਆਂ ਲਈ ਮੱਖਣ-ਜਾਮ ਰਾਹੀ ਖਾਧੇ 
ਜਾਂਦੇ ਹਨ । ਹੋਰ ਸੁਣੋ ! ਨ$। £੫੧0, ਜੋ ਜਵਾਨ 
ਖ਼ੁਦ ਕੋਟਰੀਬਿਉਟ ਕਰਦੇ ਹਨ, ਉਹ ਅਫ਼ਸਰਾਂ ਦੀਆਂ 
ਰੰਗਦਾਰ ਤੇ ਕਾਕਟੇਲ ਪਾਰਟੀਆਂ ਉੱਤੇ ਉਡਾਏ ਜਾਂਦੇ 


-ਹਨ !!) ਤੋਂ ਜਿੱਥੋਂ ਹੁੰਦੇ ਘਪਲਿਆਂ ਤੋਂ ਹੇਰਾ-ਫੇਰੀਆਂ ਨੂੰ 


ਕੌਮੀ ਹਿੱਤਾਂ ਦੀ ਸੁਰੱਖਿਆ ਦੀ ਆੜ ਹੇਠ ਢੱਕ ਲਿਆ 
ਜਾਂਦ ਹੈ । ਕੀ ਲੌਕ ਸੈਟਰਲ ਆਰਡੀਨੌੱਸ ਡੀਪੂ 
ਦਿੱਲੀ ਕੌੱਟ ਵਿਖੇ ਵਾਪਰੀ, ਸ਼ਸ਼ੀ ਤੇ ਲਾਜਾਰ ਦੀ 
ਦਹਿਸ਼ਤ ਭਰੀ ਕਹਾਣੀ ਨੂੰ ਭੁੱਲ ਗਏ ਹਨ ? ਇਕ 
ਈਮਾਨਦਾਰ ਏਅਰਫੋਰਸ ਅਫ਼ਸਰ ਬਾਜਵਾ, ਜੋ ਉੱਚੀ- 
ਸੁੱਚੀ ਅਫ਼ਸਰਸ਼ਾਹੀ ਦੇ ਜਬਰ ਦਾ ਬੁਰੀ ਤਰ੍ਹਾਂ ਸ਼ਿਕਾਰ 
ਬਣਿਆ ਤੇ ਜਿਸ ਨੇ ਸੁਪਰੀਮ ਕੋਰਟ ਵਿੱਚ ਜਾ ਕੇ 
ਮੁਕੱਦਮਾ ਦਾਇਰ_ ਕੀਤਾ, ਕੀ ਅਸੀ ਉਸ ਬਾਰੇ ਕੁਝ 
ਨਹੀਂ ਪੜ੍ਹਿਆ ? 


ਵਿਚਾਰਯੋਗ ਨੁਕਤਾ ਤਾਂ ਇਹ ਹੈ ਫ਼ੌਜ ਵਿੱਚ 
ਹੇਠਲੇ ਤੇ ਮੱਧ ਵਰਗੀ (ਜੇ. ਸੀ. ਓ.) ਰੈ'ਕਰਜ ਨੂੰ ਕੀ 
ਕੋਈ ਮੁਸ਼ਕਲ ਹੀ ਨਹੀ” ? ਕੀ ਉਨ੍ਹਾਂ ਦੇ ਕੋਈ ਮਸਲ 
ਨਹੀ ਹਨ ? ਸਗੋਂ” ਉਨ੍ਹਾਂ ਦੇ ਮਸਲ ਹੋਰ ਵੀ ਗੈਭੀਰ 
ਹਨ । ਉਨ੍ਹਾਂ ਨੇ ਵੀ ਅੱਜ ਦੇ ਮਹਿੰਗੇ ਸਮ” ਵਿੱਚ 
ਨਿਰਬਾਹ ਕਰਨਾ ਹੈ, ਬੱਚੇ ਪਾਲਣੇ ਹਨ । ਪਰ ਉਨ੍ਹਾਂ 
ਦੀਆਂ ਸਹੂਲਤਾਂ ਨੂੰ ਵੱਢੂ-ਪਾਉ' ਕੀਤਾ ਜਾਂਦਾ ਹੈ । 
ਉਨ੍ਹਾਂ ਦੀ ਆਪਣੀ ਕੋਈ ਆਵਾਜ ਨਹੀ', ਪੁਕਾਰ ਨਹੀ' । 
ਉਨ੍ਹਾਂ ਕੌਲ ਹੱਕ ਨਾਂ ਦੀ ਕੋਈ ਚੀਜ਼ ਨਹੀ” । ਬੱਸ 
'ਰਾਮ ਰਾਮ ਜੀ', 'ਠੀਕ ਹੈ ਸਾਬ੍ਰ, ਹਾਂ ਜੀ ਮਾਈ ਬਾਪ' 
ਕਰਦੇ ਜਾਓ । ਸਾਰੀ ਨੌਕਰੀ ਗੱਡੀਆਂ 'ਚ ਧੱਕੇ ਖਾਈ 
ਜਾਓ । ਅੱਜ ਉਧਮਪੁਰ ਤੇ ਕੱਲ੍ਹ ਡਿੱਥਰੂਗੜ੍ਹ । ਬੱਚੇ 
ਰੁਲ ਜਾਂਦੇ ਹਨ, ਘਰ ਵਾਲੀਆਂ ਬਾਗੀ ਹੋ ਜਾਂਦੀਆਂ 
ਹਨ, ਬਾਪ ਦਵਾਈ ਖੁਣੌ' ਤੜਫ਼ਦਾ ਰਹਿੰਦਾ ਹੈ ਤੇ 
ਮਾਂ ਆਖਰੀ ਸਾਹਾਂ ਵੇਲੇ ਪੁੱਤ ਨੂੰ ਇੱਕ ਨਜਰੇ ਦੇਖਣ 
ਲਈ ਤਰਸਦੀ ਜਹਾਨੋ` ਤੁਰ ਜਾਂਦੀ ਹੈ । ਸਾਰੀ ਨੌਕਰੀ 
`ਚ ਸਾਥੋ` ਮਕਾਨ ਨਹੀ` ਬਣਦਾ, ਘਰ ਨਹੀ ਬੱਝਦਾ । 
(ਮਿਹਰਬਾਨ ! ਮੈ" ਤੰਗੀ ਖੁਣ` ਬੀ. ਐਸ. ਸੀ. ਵਿੱਚੇ 
ਛੱਡ ਡਰਾਈਵਰ ਭਰਤੀ ਹੋ ਗਿਆ ਸੀ । ਬਾਰਾਂ ਸਾਲ 
ਬਾਦ ਵੀ ਮੋਰੀ ਤਨਖਾਹ, ਪਿੰਡ ਦੇ ਪ੍ਰ'ਇਮਰੀ 
ਸਕੂਲ ਦੇ _ਚਪੜਾਸੀ ਤੋ ਮਸਾਂ ਸੌਂ ਕੁ ਰੁਪਿਆ 
19 


ਵੱਧ ਹੈ । ਉੱਝ ਮੈਂ ਐਮ. ਏ. ਵੀ ਕਰ ਲਈ ਹੈ । 
ਪਰ ਕੀ ਫਰਕ ਪੈੱਦਾ ? ਇੱਕ ਵਾਰ ਫਸ ਜੂ ਗਏ, 
ਉਮਰ ਕੈਦ ਭੌਂਗ ਕੇ ਹੀ ਨਿਕਲਾਂਗੇ । ਰੱਬ ਜਾਵੇ 
ਉਹ ਵੀ...) 

ਛੁੱਟੀ ਦੌਰਾਨ ਮੇਰਾ ਏਅਰ ਫੋਰਸ ਦਾ _ਇੱਕ 
ਹਮਜਮਾਤੀ ਦੱਸ ਰਿਹਾ ਸੀ ਕਿ ਸਰਕਾਰ ਦੀ ਮੌਜੂਦਾ 
ਨੀਤੀ ਹੌਰ ਵੀ ਮਾਰੂ ਹੈ । ਲੋਕ ਤੰਗ ਹੋਣ ਕਰਕੇ 
ਧੜਾ ਧੜ ਸਰਵਿਸ ਛੱਡ ਰਹੇ ਸਨ । ਪਰ ਹੁਣ ਨਵੇ” 
ਭਰਤੀ ਹੋਂ ਰਹੇਂ ਭੋਲੇ-ਨ ਥ ਮੁੰਡਿਆਂ (ਗੁਲਾਮਾਂ ??) ਤੋਂ 
ਪਹਿਲਾਂ ਹੀ ਵੀਹ ਸਾਲ (ਉਮਰ ਕੌਦ !!) ਦਾ ਬੌਂਡ 
ਭਰਵਾ ਲਿਆ ਜਾਂਦਾ ਹੈ । ਤੇ ਹਕੀਕਤ ਇਹ ਹੈ ਕਿ 
ਹੁਣ ਨਵੀਂ ਭਰਤੀ ਬਹੁਤ ਘੱਟ ਕੀਤੀ ਜਾ ਰਹੀ ਹੈ । 
ਸਭ ਟਰੋਡਾਂ ਵਿੱਚ ਸ਼ਾਰਟੋਜ ਹੈ ! ਇੱਕ ਬੰਦੇ ਤੋ` ਤਿੰਨ 
ਤਿੰਨ ਬੰਦਿਆਂ ਦਾ ਕੌਮ ਲਓ ਤੇ ਅੱਗੋਂ ਉਹ ਚੀਕੇ 
ਵੀ ਨਾ, ਮਿਹਨਤ ਵੀ ਉਹੋ ਪੁਰਾਣੀ ਰੋਅਬ ਦਾਬ ਵਾਧੂ 
ਦਾ, ਇੱਜ਼ਤ ਵੱਖਰੀ । ਭਲਾ ਐਹੋ ਜਿਹੇ ਪੜ੍ਹੋ-ਲਿਖੇ 
ਗ਼ੁਲਾਮ ਕਿੱਥੇ ਲੱਭਣਗੇ ??? ਫਿਰ ਜ਼ਰਾ ਕ੍ਰਸਕ ਕੇ ਤਾਂ 
ਦੇਖੋ, ਸਾਬ੍ਹ ਦੀ ਕਲਮ, ਅਜਿਹੇ ਵੱਟ ਕੱਢੂ, (ਆਪ ਭਾਵੇਂ 
ਸਾਬ੍ਹ _ਰਾਮ ਨਾਮ ਸੱਤ ਹੀ ਹੋਣ) ਕਿ ਉਮਰਾਂ -ਤੀਕ 


੮੮੩ 


ਯਾਦ ਰੱਖੋਗੇਂ । 

ਸਵਾਲ ਪੈਦਾ ਹੁੰਦਾ ਹੈ ਕਿ ਫੌਜੀ ਜਵਾਨਾਂ (ਦੀ 
ਦੁੱਭਰ ਭਰੀ ਜ਼ਿੰਦਗੀ) ਦਾ ਕੋਈ ਮਸਲਾ ਹੈ ਤਾਂ ਇਹ 
ਕਿਵੇ“ ਹਾਕਮਾਂ ਤੱਕ ਪਹੁੰਚੇ, ਘੱਟੋ ਘੱਟ ਤਨਖਾਹਾਂ ਦੇ 
ਸੁਧਾਰ ਦਾ । (ਪੁਚਾਣਾ ਤਾਂ ਅਫਸਰਾਂ ਨੇ _ਹ ਹੈ ਪਰ 
ਜਿਨ੍ਹਾਂ ਦਾ ਆਪਣਾ ਢਿੱਡ ਭਰ ਰਿਹਾ ਹੈ, ਉਹ ਸਾਡਾ 
ਫ਼ਿਕਰ ਕਿਉ” ਕਰਨ ?) ਹਰ ਰੌਜ਼ ਨਵੀਆਂ ਖ਼ਬਰਾਂ 
ਪੜ੍ਹਦੇ ਹਾਂ, ਕਿਧਰੇ ਅਧਿਆਪਕਾਂ ਨੇ ਰੈਲੀਆਂ ਕੀਤੀਆਂ 
ਹਨ ਤੇ ਕਿਧਰੋਂ ਕਿਸਾਨਾਂ ਨੇ, ਕਿਧਰੇ ਮਜ਼ਦੂਰਾਂ ਨੇ ਭੁੱਖ- 
ਹੜਤਾਲਾਂ ਆਰੰਭੀਆਂ ਹੋਈਆਂ ਹਨ ਤੇ ਬੇਰੁਜ਼ਗਾਰਾਂ ਨੌ 
ਧਰਨੇ । ਫਿਰ ਹਰ ਤਰ੍ਹਾਂ ਦੇ ਸਰਕਾਰੀ ਮੁਲਾਜ਼ਮ 
ਆਪਣੀਆਂ ਮੰਗਾਂ ਦਾ ਹੋਕਾ ਦੇ ਸਕਦੇ ਹਨ, ਸਵੈ ਡੀਫੈੱਸ 
ਕਰਮਚਾਰੀਆਂ (610111ਗ%) ਦੇ । ਹਨ੍ਹੇਰ ਸਾਈ" ਦਾ । 
ਵੇਸ਼ਵਾਵਾਂ ਆਪਣੀਆਂ ਮੰਗਾਂ ਨੂੰ ਲੈ ਕੇ ਵੱਡੇ ਵੱਡੇ ਜਲੂਸ 
ਕੱਢ ਸਕਦੀਆਂ ਸਨ । ਕਿਸਮਤ ਤੇ ਮਾਰੇ (ਜਾਂ ਹਕ੍ਹਮਤ 
ਰਾਹੀਂ ਕੀਤੇ ਗਏ) ਆੰਨ੍ਹੇ-ਦੁਰਭਾਗੇ ਲੌਕ ਆਪਣੇ ਨਾਲ 
ਹੋ ਰਹੇ ਧੱਕਿਆਂ ਵਿਰੁੱਧ ਧਰਨੇ ਮਾਰ ਸਕਦੇ ਹਨ । 
ਲੋਹੜਾ ਓਏ ! ਹੀਜੜੇ ਆਪਣੇ ਹੱਕਾਂ ਦੇ ਸਿਲਸਿਲੇ 'ਚ 
ਵੱਡੀਆਂ ਵੱਡੀਆਂ ਕਾਨਫਰੌਸਾਂ ਆਯੋਜਨ ਕਰ ਸਕਦੇ 
ਹਨ !!! ਪਰ ਫੌਜੀ-ਜਵਾਨਾਂ ਨੂੰ ਕੋਈ ਰਾਹ ਹਾਸਲ ਨਹੀਂ 
ਕਿ ਉਹ ਕਿਸੋ ਦਾ ਆਪਣੇ ਵੱਲ ਧਿਆਨ ਖਿੱਚ ਸਕਣ । 
(ਇਹ ਵੀ ਸੰਭਵ ਨਹੀ ਕਿ ਪੁਲੀਸ ਐਜੀਟੇਸ਼ਨਾਂ ਵਾਂਗ 
20 


ਏਥੋਂ ਵੀ ਕੁਝ ਵਾਪਰੇ, ਜੋ ਹਾਕਮਾਂ ਦੇ ਡੁੱਬੇ ਹੋਸ਼ ਜਗਾ 
ਸਕੇ ।) ਫੌਜੀ ਅਫ਼ਸਰ, ਜੋ ਸਰਕਾਰ ਦੀ ਹੀ ਇਕ 
ਸ਼ਾਖਾ ਪ੍ਰਤੀਨਿਧਤਾ ਕਰਦੇਂ ਹਨ, ਕਦੇ ਨਹੀਂ ਚਾਹੁਣਗੇ 
ਕਿ ਸਾਡਾ (ਜਵਾਨਾਂ ਦਾ) ਕਿਸੇ ਪੱਖੋਂ ਸੁਧਾਰ ਹੋਵੇ । 
ਅੱਜ ਦਾ ਭਾਰਤੀ ਫੌਜੀ ਅਫ਼ਸਰ ਕਿਰਦਾਰ ਦੇ ਲਿਹਾਜੇ 
ਮੁਗ਼ਲ ਬਾਦਸ਼ਾਹ ਤੋ ਘੱਟ ਨਹੀ ਤੇ ਵਰਤ'-ਵਿਹਾਰ 
ਵਿਚ ਉਹ ਅੰਗਰੋਜ਼-ਸ਼ਾਸਕ ਤੋ ਵੱਧ ਚੁੱਸਤ ਹੈ । 

ਸਾਬਕਾ ਫੌਜੀ ਜਥੇਬੈਦੀਆਂ ਦਾ ਇਹ ਫਰਜ਼ 
ਬਣਦਾ ਹੈ ਕਿ ਉਹ ਆਪਣੀਆਂ ਨਿੱਜੀ ਸਮੱਸਿਆਵਾਂ 
ਦੇ ਨਾਲ ਨਾਲ, ਆਪਣੇ ਫੌਜੀ ਭਰਾਵਾਂ ਦੀਆਂ ਉਜਰਤਾਂ 
ਵਿਚ ਯੌਗ ਸੁਧਾਰ ਕਰਨ ਦੀ ਮੰਗ ਨੂੰ ਵੀ ਉਠਾਉਣਾ । 
ਜੇ ਉਨ੍ਹਾਂ ਦੇ ਨੌਕਰੀ ਕਰ ਰਹੋ ਭਰਾਵਾਂ ਨੂੰ ਮੂੰਹ ਖੋਲ੍ਹਣ 
ਜਾਂ ਅੱਖਾਂ ਡੌਲ੍ਹਣ ਦੀ ਇਜ਼ਾਜਤ ਨਹੀ" ਤਾਂ ਘੱਟੋ ਘੱਟ 
ਉਹ ਤਾਂ ਉਨ੍ਹਾਂ ਦੇ ਦੁੱਖ-ਦਰਦ, ਜੋ ਉਨ੍ਹਾਂ ਖ਼ੁਦ ਆਪਣੀ 
ਜ਼ਿੰਦਗੀ 'ਚ ਹੰਢਾਏ ਹਨ, ਸਰਕਾਰ ਦੇ ਧਿਆਨ ਗੋਚਰੇਂ 
ਕਰ ਸਕਦੀਆਂ ਹਨ । ਨਿੱਤ ਨਵੇ' ਫੌਜੀ ਹਥਿਆਰਾਂ 
ਉਤੇ ਅੰਨ੍ਹਾ ਤੇ ਬੇਥਾਹਾ ਪੈਸਾ ਖਰਚਿਆ ਜਾ ਰਿਹਾ ਹੈ ! 
ਸਮਝੌਤੇ ਜਾਂ ਕਾਨਟਰੈਕਟਰਜ਼ ਹਾਲਾਂ ਪੁੱਗਦੇ ਨਹੀ” ਕਿ ਵਿਚੇ 
ਹੀ ਛੱਡ ਨਵੇ ਆਰੰਭ ਲਏ ਜਾਂਦੇ ਹਨ । ਪਰ ਜਿਨ੍ਹਾਂ ਨੇ 
ਐਨੇ ਮਹਿੰਗੇ ਹਥਿਆਰਾਂ ਦੀ ਸੰਭਾਲ ਕਰਨੀ ਹੈ, ਉਨ੍ਹਾਂ . 
ਬਿਲਕੁਲ ਅੱਖੋਂ-ਪਰੌਖੇ ਕੀਤਾ ਜਾ ਰਿਹਾ ਹੈ । ਜੇ ਸਾਡਾ 
ਦੇਸ਼ ਗਰੀਬ ਹੈ ਤਾਂ ਕੀ ਅੱਜ ਅਸੀ ਫੌਜੀ-ਭਾਈ ਹੀ 
ਇਹ ਗੱਲ ਸੋਚੀਏ ਕਿ ਬਈ ਜਿਵੇ ਵੀ ਜਿਸ ਹਾਲ 'ਚ 
ਵੀ ਹੈ, ਗੁਜ਼ਾਰਾ ਕਰੀ ਚੱਲੋ । ਕੀ ਵੱਡੇ ਵੱਡੇ ਢਿੱਡਾਂ 
ਤੇ ਸਿਤਾਰਿਆਂ ਵਾਲਿਆਂ ਦਾ ਕੋਈ ਫਰਜ਼ ਨਹੀ ਬਣਦਾ, 
ਜੋ ਮਾਲ ਪੂਹ ਧੂਹ ਘਰ ਬਾਹਰ (ਬਿਦੋਸ਼ੀ ਬੈਂਕ !) ਭਰੀ 
ਜਾ ਰਹੇ ਹਨ । ਇਸ ਗੱਲ ਤੋਂ ਕੋਈ ਮੁਨਕਰ ਨਹੀ” ਕਿ 
ਜੇਕਰ ਅਸੀਂ” ਡੀਫੈੱਸ ਦੇ ਖੇਤਰ 'ਚ ਇਕ-ਸੁਰ ਤੇ 
ਮਜ਼ਬੂਤ ਨਹੀਂ” ਤਾਂ ਦੇਸ਼ ਤਰੱਕੀ ਨਹੀ' ਕਰ ਸਕਦਾ । 
ਪਰ ਨਿੱਤ ਵਧ ਰਹੇ ਪਾੜੇ ਕਾਰਨ ਫੌਜੀ ਅਫ਼ਸਰਾਂ ਤੇ 


` ਜਵਾਨਾਂ ਵਿਚ ਆਪਰੋਸ਼ਨਲ ਫਰੰਟ ਉਤੇ ਆਪਸੀ ਤਾਲ- 


ਮੈਲ ਵਿਚ ਤਰੇੜਾਂ ਦੇਖਣ ਆਈਆਂ ਹਨ, ਭਾਵੇ' ਕੋਈ 
ਲੱਖ ਵਾਰ ਇਸ ਤੱਥ ਨੂੰ ਝੁਠਲਾਵੇ । ਭਾਈਚਾਰਕ ਪੱਖ” 
ਤਾਂ ਪਹਿਲਾਂ ਹੀ ਬੁਰਾ ਹਾਲ ਸੀ _ਪਰ ਹੁਣ ਹੋਰ ਵੀ 
ਮੰਦੀ ਹਾਲਤ ਹੈ । (ਫੌਜ ਹੁਣ ਕਿਸੇ ਇਕ ਇਕਾਈ ਦਾ 
ਨਾਂ ਨਹੀ । ਏਥੋਂ ਦੋ ਬਿਲਕੁਲ ਵਿਰੋਧੀ ਵਰਗ ਹਨ । 
ਅਫ਼ਸਰ ਬ੍ਰਾਹਮਣ ਹਨ ਤੇ ਬਾਕੀ ਸਭਨਾਂ ਨੂੰ ਉਹ ਸ਼ੂਦਰ 
ਤੋ' ਵੱਧ ਨਹੀ ਸਮਝਦੇ !) 

ਸਮੁੱਚੇ ਤੌਰ ਉਤੇ ਦੋਸ਼ ਦੀ ਸ੍ਰੱਖਿਆ ਤੇ 
ਖੁਸ਼ਹਾਲੀ ਨੂੰ ਧਿਆਨ ਚ ਰੱਖਦਿਆਂ, ਜਵਾਨਾਂ ਦੇ 
ਹੌਂਸਲੇ ਨੂੰ ਨਵੇ ਸਿਰਿਓ” ਬੰਨ੍ਹਣ ਲਈ, ਘੱਟੋ ਘੱਟ 


ਆਰਥਿਕ ਨੁਕਤੇ ਨਜ਼ਰ ਤੋਂ ਤੁਰੰਤ ਕਦਮ ਚੁੱਕਣੇ ਚਾਹੀਦੇ 
ਹਨ, ਵਰਨਾ ਅਗਾਂਹ ਆਉਣ ਵਾਲੇ ਸਮੇ ਵਿਚ (ਤੇ 
ਅਗਾਂਹ ਨੂੰ ਲੜੀਆਂ ਜਾਣ ਵਾਲੀਆਂ ਲੜਾਈਆਂ ਵਿਚ) 
ਇਸ ਦੋ ਭੈੜੇ ਸਿੱਟੇ ਨਿਕਲਣਗੇ । 

ਅੰਤ ਵਿਚ ਮੈ ਪੀਪਲਜ਼ ਯੂਨੀਅਨ ਆਫ ਡੈਮੋ- 
ਕਰੋਟਿਕ ਰਾਈਟਰਜ਼ ਅਤੇ ਜਮਹੂਰੀ ਅਧਿਕਾਰ ਸਭਾ 
ਜਹੀਆਂ ਜਥੇਬੰਦੀਆਂ ਨੂੰ ਗੁਜਾਰਿਸ਼ ਕਰੂੰਗਾ ਕਿ ਉਹ 
ਆਪਣੇ ਵਿੱਤ ਅਨੁਸਾਰ, ਫੌਜੀ ਜਵਾਨਾਂ ਦੇ ਆਰਥਕ 
ਮਸਲੇ ਨੂੰ (ਬਾਕੀ ਤਾਂ ਸੱਭ ਕੁਝ ਸਹਿ ਸਕਦੇ ਹਾਂ) ਹਾਕਮਾਂ 
ਦੇ ਧਿਆਨ 'ਚ ਲਿਆਉਣ, ਜਿਸ ਵਲੋ ਅੱਜ ਤੱਕ 
ਸਭਨਾਂ ਨੇ ਅੱਖਾਂ ਹੀ ਮੀਟੀ ਰੱਖੀਆਂ ਹਨ । 


ਇਕ ਫੌਜੀ ਜਵਾਨ 


ਆਸਾਮ ਵਿਚ ਬੈਠੇ ਇਕ ਪੰਜਾਬੀ ਫੌਜੀ ਦੀ 
ਚਿੱਠੀ 

--ਅੱਜ ਹਰ ਸਟੇਟ ਵਿਚ ਗੜਬੜ ਦਾ ਦੌਰ ਚਲ 
ਰਿਹਾ ਹੈ । ਪਰ ਅਸਾਮ ਵਿਚ ਇਹ ਦੌਰ ਬੜੀ ਵੱਡੀ 
ਪੱਧਰ 'ਤੇ ਹੈ । ਇਹ ਤਾਂ ਅਸੀ" ਅੱਖੀ" ਦੇਖ ਲਿਆ ਹੈ । 
ਕਿ ਇਸ ਗੱਦਰ ਦਾ ਕਾਰਨ ਸਾਡੀ ਗੌਰਮਿੰਟ ਹੈ ਕਿਉਕਿ 
ਅੱਜ ਅਸਾਮ ਵਿਚ ਫੌਜ, ਸੀ.ਆਰ.ਪੀ., ਬੀ.ਐਸ.ਐਫ. 
ਅਤੇ ਪੀ. ਏ. ਪੀ. ਆਦਿ ਸਾਰੀਆਂ ਸੰਸਥਾਵਾਂ ਪਹੁੰਚੀਆਂ 
ਹੋਈਆਂ ਹਨ । ਪਰ ਇਹ ਗਰੀਬ ਜਨਤਾ ਦੀ ਰਾਖੀ 
ਲਈ ਨਹੀ” ਸਗੋ ਅਮੀਰਾਂ _ਦੀਆਂ ਕੌਣੀਆਂ ਅਤੇ 
ਗੌਰਮਿੰਟ ਦੇ ਪ੍ਰੋਡੈਕਸ਼ਨ ਸਾਧਨਾਂ ਦੇ ਚਾਰੇ ਪਾਸੇ ਘੁੰਮ 
ਰਹੀਆਂ ਹਨ । ਅੱਜ ਅਸਾਮ ਵਿਚ ਗਰੀਬਾਂ ਦੀਆਂ 
ਝੰਪੜੀਆਂ ਨੂੰ ਅੱਗ ਨਾਲ ਸਾੜਿਆ ਜਾ ਰਿਹਾ ਹੈ ਅਤੇ 
ਦੂਜੇ ਪਾਸੇ ਅਮੀਰਾਂ ਦੀਆਂ ਕੋਠੀਆਂ ਅਤੇ ਕਾਰਖਾਨਿਆਂ 
ਦਾ ਸ਼ੀਸ਼ਾ ਵੀ ਨਹੀਂ” ਟੁੱਟਾ । ਅੱਜ ਫੌਜ ਅਤੇ ਪੁਲਿਸ 
ਦੇ ਸਾਹਮਣੇ ਕੋਈ ਗਰੀਬ ਮਰਦ ਜਾਂ ਔਰਤ ਨੂੰ ਮਾਰ 
ਰਿਹਾ ਹੋਵੇ ਜਾਂ ਉਨ੍ਹਾਂ ਦੀ ਇੱਜ਼ਤ ਲੁੱਟ ਰਿਹਾ ਹੋਵੇ ਜਾਂ 
ਉਨ੍ਹਾਂ ਦੀ ਝੌੱਪੜੀ ਨੂੰ ਅੱਗ ਲਾ ਰਿਹਾ ਹੋਵੇ ਪਰ ਫੋਜ 
ਅਤੇ ਪੁਲਿਸ ਨੂੰ ਕੋਈ ਹਮਦਰਦੀ ਨਹੀ` । ਪਰ ਇਸ 
ਵਿਚ ਗਲਤੀ ਸਿਪਾਹੀ ਦੀ ਨਹ” ਉਹ ਤਾਂ ਨੌਕਰ ਹੈ । 
ਇਹੋ ਜਹੇ ਕੌਮ ਕਰਨ ਲਈ ਆਰਡਰ ਤਾਂ ਅਫ਼ਸਰਸ਼ਾਹੀ 
ਵਲੋ ਹੀ ਮਿਲਦੇ ਹਨ । ਇਹ ਤਾਂ ਸਿਰਫ਼ ਮੁੱਠੀ ਭਰ 
ਸਰਮਾਏਦਾਰਾਂ ਦੀ ਰਾਖੀ ਲਈ ਹੀ ਆਰਡਰ ਦੇ'ਦੇ 
ਹਨ । ਇਸ ਤੋਂ' ਸਾਫ਼ ਜ਼ਾਹਰ ਹੈ ਕਿ ਸਿਪਾਹੀ ਅਮੀਰਾਂ 
ਦੀ ਰਾਖੀ ਲਈ ਹੀ ਪਾਲਿਆ ਜਾਂਦਾ ਹੈ । ਪਰ ਤਨਖਾਹ 
ਗਰੀਬਾਂ ਤੇ ਟੈਕਸ ਲਾ ਕੇ ਦਿੱਤੀ ਜਾਂਦੀ ਹੈ ਅਤੇ ਗਰੀਬਾਂ 
ਨੂੰ ਤਸੱਲੀ ਦਿੱਤੀ ਜਾਂਦੀ ਹੈ ਕਿ ਸਰਹੱਦਾਂ ਤੇ ਫੌਜ 
ਤੁਹਾਡੀ ਰਾਖੀ ਕਰ ਰਹੀ ਹੈ । ਇਹ ਗੱਲ ਹੱਡ ਬੀਤੀ 
ਹੈ ਕਿ ਜਿੰਨ੍ਹਾਂ ਦੀ ਅਸੀਂ ਰਾਖੀ ਕਰਦੇ ਹਾਂ ਉਨ੍ਹਾਂ ਦੀ 
ਕੋਠੀ ਵਿਚੋਂ ਅਜੀ` ਪਾਣੀ ਵੀ ਨਹੀ` ਪੀ ਸਕਦੇ । ਸਗੋ 
ਉਲਟਾ ਅਗਰ ਉਨ੍ਹਾਂ ਦੀ ਕੌਠੀ ਵੱਲ ਨਜ਼ਰ ਭਰ ਕੇ 
ਵੇਖ ਵੀ ਲਿਆ ਜਾਵੇ ਤਾਂ ਸਜ਼ਾ ਮਿਲਦੀ ਹੈ । ਪੁਰ 


ਉਨ੍ਹਾਂ ਗਰੀਬਾਂ ਦੀ ਜਿਨ੍ਹਾਂ ਦੀ ਅਸੀਂ ਰਾਖੀ ਵੀ ਨਹੀ 


ਕਰਦੇ । ਸਗੋ ਉਨ੍ਹਾਂ ਗਰੀਬਾਂ ਦੀਆਂ ਧੀਆਂ, ਭੁੰਣਾਂ 


ਅਤੇ ਮਾਵਾਂ ਨੂੰ ਮਜ਼ਾਕ ਵੀ ਕਰਦੇ ਹਾਂ । ਉਨ੍ਹਾਂ ਦੇ ਘਰਾਂ 
ਤੋਂ ਲਕੜੀ ਚੁੱਕ ਕੇ ਜਲਾ ਲੈਦੇ ਹਾਂ । ਉਨ੍ਹਾਂ ਦੇ ਬਾਂਸ 
ਕੱਟਕੇ ਬੜੀ ਗੱਲਤ ਵਰਤੋ ਕਰਦੇ ਹਾਂ । ਪੁਰ ਉਹ ਦੱਬੇ 
ਹੋਣ ਕਰਕੇ ਉਹ ਬੋਲ ਨਹੀ ਸਕਦੇ । ਬਾਂਸ ਉਨ੍ਹਾਂ ਦੀ 
ਖੌਤੀ ਹੁੰਦਾ ਹੈ । ਜਾਗਦੀ ਜ਼ਮੀਰ ਵਾਲੇ ਇਨਸਾਨਾਂ ਨੂੰ 
ਇਹ ਦੇਖ ਕੇ ਰੋਣਾ ਆਉ'ਦਾ ਹੈ । ਜਦੋਂ ਉਨ੍ਹਾਂ ਨਾਲ 
ਇਸ ਤਰ੍ਹਾਂ ਧੱਕਾ ਕੀਤਾ ਜਾਂਦਾ ਹੈ ਜੋ ਤੇਲ ਜਾਂ ਲਕੜੀ 
ਸਾਡੇ ਰਾਸ਼ਨ ਬਨਾਉਣ ਲਈ ਮਿਲਦੀ ਹੈ। ਜੋ ਉਹ 
ਸਹੀ ਸਕੇਲ ਨਾਲ ਮਿਲੋ ਤਾਂ ਸਾਨੂੰ ਲਕੜੀ ਚੌਰੀ ਨਾ 
ਕਰਨੀ ਪਵੇ । ਅੱਜ ਅਸੀ ਤਾਂ ਅਸਾਮ ਵਿਚ ਕੋਈ 
ਵੋਟਿੰਗ ਹੁੰਦੀ ਵੇਖੀ ਨਹੀ ਪਰ ਸਰਕਾਰ ਫਿਰ ਵੀ ਬਣ 
ਗਈ ਹੈ । ਪਰ ਇਹ ਧੱਕੇਸ਼ਾਹ) ਜ਼ਿਆਦਾ ਦੇਰ ਨਹੀ 
ਚੱਲੌਗੀ । 9 ਫਰਵਰੀ ਤੋ 23 ਫਰਵਰੀ ਤੱਕ ਇਨ੍ਹਾਂ ਦੀ 
ਹੜਤਾਲ ਵੇਖ ਕੇ ਪਤਾ ਲਗਾ ਹੈ ਕਿ ਇਹ ਬੰਪੜੀਆਂ 
ਵਿਚ ਰਹਿਣ ਵਾਲੇ ਲੌਕ ਸਾਡੇ ਪੰਜਾਬ ਨਾਲੋ ਅੱਗੋ 
ਹਨ । ਇਹ ਬੜੀ ਮੰਦਹਾਲੀ ਵਿਚ ਆਪਣੇ ਹੱਕ ਮੰਗ 
ਰਹੇਂ ਹਨ ਇਨ੍ਹਾਂ ਦੇ ਹੱਥਾਂ ਵਿਚ ਤਾਕਤ ਨਹ” ਹੈ ਪਰ 
ਏਕਾ ਹੈ । ਇਨ੍ਹਾਂ 15 ਦਿਨਾਂ ਦੌਰਾਨ ਫੌਜ ਅਤੇ ਪੁਲਿਸ 
ਦੀਆਂ ਗੱਡੀਆਂ ਤੋ” ਬਿਨਾਂ ਕੋਈ ਹਰਕਤ ਨਹੀ ਹੋਈ । 
ਕੋਈ ਬਜ਼ਾਰ ਨਹੀਂ` ਖੁੱਲਾ ਅਤੇ ਨਾ ਹੀ ਕੋਈ ਮਜ਼ਦੂਰ 
ਕੰਮ 'ਤੇ ਆਇਆ ਹੈ । ਅਸਾਮ ਦਾ ਹਾਲ 1947 ਦੇ 
ਗ਼ਦਰ ਤੋ" ਵੀ ਬੁਰਾ ਹੋਇਆ ਹੈ । ਅਸਾਮ ਦੀਆਂ ਸੜਕਾਂ 
ਅਤੇ ਰੇਲਵੇ ਲਾਈਨਾਂ ਆਮ ਜਨਤਾ ਲਈ ਨਹੀ' ਸਗੋ 
ਟੀ. ਸਟੇਟ (ਟੀ. ਈ.) ਅਤੇ ਸਰਹੱਦਾਂ ਲਈ ਹਨ । 
ਅਸਾਮ ਵਿਚ ਮਹਿੰਗਾਈ ਦੀ ਹੱਦ ਵੀ ਟੱਪ ਗਈ ਹੈ । 
ਪੰਜਾਬ ਵਿਚੋ 140 ਰੁ: ਆਂਦੀ ਕਣਕ ਅੱਜ ਅਸਾਮ 
ਵਿਚ 340 ਰੁ: ਕੁਵਿੰਟਲ ਵਿੱਕ ਰਹੀ ਹੈ ਅਤੇ ਅਸਾਮ ਤੇ 
ਟੈਕਸ ਵੀ ਬੜੇ ਭਾਰੀ ਲਗੇ ਹਨ । ਮਤਲਬ ਇਹ ਹੈ 
ਕਿ ਹੜਤਾਲਾਂ ਦੌਰਾਨ ਜੋ ਘਾਟਾ ਪੈਂਦਾ ਹੈ । ਉਹ 
ਗੌਰਮਿੰਟ ਇਨ੍ਹਾਂ ਦੇ ਸਿਰੋਂ ਹੀ ਪੂਰਾ ਕਰਦੀ ਹੈ । ਹੁਣ 
ਦੀ ਹੜਤਾਲ ਤੋ ਬਾਅਦ ਚਾਹ ਪੱਤੀ ਦੇ ਰੋਟ 7 ਰੁ: 
ਪ੍ਰਤੀ _ਕਿਲੋਂ ਵਧਾ ਦਿਤੇ ਹਨ । ਇਨ੍ਹਾਂ ਲੋਕਾਂ 'ਤੇ ਤਾਂ 
ਇਹ ਫੈਕਸ ਇਸ ਲਈ ਲਾਏ ਜਾਂਦੇ ਹਨ ਕਿ ਇਹ 
ਗ਼ਦਰ ਕਰਦੇ ਹਨ ਕਿਉ”ਕਿ ਸਾਡੀ ਗੌਰਮਿੰਟ ਦੀ ਪਾਲਸੀ 
ਹੈ ਕਿ ਜਿੱਥੇ ਵੀ ਕੋਈ ਆਪਣਾ ਹੱਕ ਮੰਗਦਾ ਹੈ । ਉਸ 
ਨੂੰ ਦੇਸ਼ ਦਾ ਗਦਾਰ ਦੱਸਿਆ ਜਾਂਦਾ ਹੈ । ਪਰ ਇਹ 
ਟੈਕਸਾਂ 12% ਦੇ ਹਿਸਾਬ ਨਾਲ ਫੌਜ ਵਿਚ ਸਾਡੀ (ਸੀ. 
ਐਜ. ਡੀ. ਆਈ.) ਕੰਨਟੀਨ ਤੇ ਵੀ ਲਗਦਾ ਹੈ । ਬਾਕੀ 
ਸਿਵਲ ਚੀਜ਼ਾਂ ਦਾ ਤਾਂ ਕਹਿਣਾ ਹੀ ਕੀ ਹੈ । ਇਕ ਤਾਂ 
ਏਥੇ ਅਸੀ” 35 0 ਕਿ: ਘਰ ਤੋ ਦੂਰ ਬੈਠੇ ਹਾਂ ਦੂਜਾ 


_12,4 ਟੈਕਸ ਦੇਦੇ ਹਾਂ । ਜਦੋਂ ਕਿ ਬਾਕੀ ਕਿਸੇ ਵੀ 


ਸਟੇਟ ਵਿਚ ਇਹ ਟੈਕਸ ਨਹੀ` ਲਗਦਾ ਹੈ । ਇਹ ਸਾਡੇ 
ਨਾਲ ਸ਼ਰੇਆਮ ਧੱਕੇਸ਼ਾਹੀ ਹੋ ਰਹੀ ਹੈ ਕਿਉਕਿ ਮਜ਼ਬੂਰੀ 
ਮਨੁੱਖ ਦੀ ਸੱਭ ਤ ਵੱਡੀ ਦੁਸ਼ਮਣ ਹੈ । 

ਇਕ ਪੰਜਾਬੀ ਫੋਜੀ 


21 


ਪਾਠਕ ਲੇਖਕ ਫੋਰਮ-1 


ਲੋਕ ਪੱਖੀ ਜਥੇਬੈਦੀ ਦੇ ਸੈਦਰਭ ਵਿਚ 
ਧਰਮ ਦਾ ਜੰਨ੍ਨ, ਫਿਰਕਾਪ੍ਰਸਤੀ ਅਤੇ ਜ਼ਾਤਪਾਤ ਦੇ ਵਖਰੋਵੇਂ' ਪੰਜਾਬ ਵਿਚ ਜਮਹੂਰੀ ਲਹਿਰ ਨੂੰ ਇਕ ਵਡੀ 
ਚਣੌਤੀ ਹਨ । ਉਹਨਾਂ ਨੂੰ ਜੜ੍ਹ ਰੂਪ ਵਿਚ ਸਮਝਕੇਂ, ਲੋਕਾਂ ਦੀ ਚੇਤਨਤਾ ਨੂੰ ਮੁੱਖ ਰੱਖ ਕੇ ਇਕ ਸਾਂਵੀ ਸੌਚ ਬਣਾ ਕੇ 
ਅਮਲ ਦੀ ਲੌੜ ਹੈ । ਇਸ ਵਿਸ਼ੋ ਤੇ ਹੁਣ ਵਿਚਾਰ ਇਕੇ ਦਿਤੇ ਜਾ ਰਹੇ ਹਨ । ਹੋਰ ਵੀ ਵਿਚਾਰਾਂ ਨੂੰ ਜੀ ਆਇਆਂ 


ਆਖਿਆ ਜਾਏਗਾ । 
ਸਿੱਖ ਮੱਤ ਬਾਰ 

ਸਮਤਾ ਅਪ੍ਰੈਲ 1983 ਵਿੱਚ ਲੌਕ ਪੱਖੀ ਪਾਰਟੀ 
ਦੇ ਮੈਨੀਫੈਸਟੋ ਤੇ ਰਣਧੀਰ ਗਿੱਲਪੱਤੀ ਨੇ ਕਿੰਤੂ ਕਰਦਿਆਂ 
ਲਿਖਿਆ ਹੈ, 'ਹਰ ਧਰਮ ਭਾਵੇ ਉਹ ਕਿਸੇ ਸਮੋ ਅਗਾਂਹ 
ਵਧੂ ਰੋਲ ਨਿਭਾ ਗਿਆ ਹੋਵੇ ਜਿਵੇ (ਸਿੱਖ ਧਰਮ) ਅੰਤਮ 
ਰੂਪ ਵਿੱਚ ਲੁਟੇਰੀ ਜਮਾਤ ਦੀ ਲੁੱਟ ਕਾਇਮ ਰੱਖਣ 
ਵਾਲਾ, ਉਸਦਾ ਅਤੀ ਲੋੜੀਂਦਾ ਹਥਿਆਰ ਹੋ 
ਨਿਬੜਦਾ ਹੈ ।' 


ਸੰਸਾਰ ਧਰਮਾਂ ਬਾਰੇ ਤੇ ਖਾਸ ਕਰ ਕੇ ਸਿੱਖ ਧਰਮ 
ਬਾਰੇ ਵੀ ਪੰਜਾਬ ਦੇ ਜਾਂ ਆਮ ਕਾਮਰੇਡਾਂ ਦਾ ਇਹੋ ਜਿਹਾ 
ਹੀ ਵਿਚਾਰ ਹੈ । ਜਿਸ ਸੰਬੋਧ ਵਿੱਚ ਮੈ ਕੁੱਝ ਨੁਕਤੇ 
ਉਠਾਉਣਾ ਚਾਹੁੰਦਾ ਹਾਂ । 

ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਭਾਰਤ ਦਾ 
ਸੱਭਿਆਚਾਰ ਹੀ ਧਰਮ ਹੈ । ਆਤਮਾ ਪ੍ਰਮਾਤਮਾ, ਕਰਮ- 
ਕਾਂਡ, ਪੂਰਬ ਜਨਮ ਕਿਸਮਤ ਇਸਦੇ ਮੁੱਖ ਪਹਿਲ੍ਹ ਹਨ । 
ਇਸ ਦੇਸ਼ ਵਿੱਚ ਧਰਮ ਦੇ ਨਾਂ ਤੇ ਅਨੇਕ ਅਤਿਕਥਨੀਆਂ 
ਆਮ ਵਾਰੀ ਵਾਪਰੀਆਂ ਅਤੇ ਅਜੋ ਵਾਪਰਦੀਆਂ ਰਹਿਣ- 
ਗੀਆਂ । ਇਸ ਦੇਸ਼ ਦਾ ਹਰ ਬੋਦਾ ਕਿਸੇ ਨਾਂ ਕਿਸੇ 
ਰੂਪ ਵਿੱਚ ਧਰਮ ਨਾਲ ਜੜਿਆ ਤੁਰਿਆ ਜਾ ਰਿਹਾ ਹੈ । 
ਜਿਵੇ ਇਨਕਲਾਬ ਲਈ, ਆਰਥਕ ਆਧਾਰ ਮੰਨਿਆ 
ਗਿਆ, ਆਰਥਕਤਾ ਨੂੰ ਲੈ ਕੇ ਪੈਦਾਵਾਰ, ਪੈਦਾਵਾਰੀ 


ਸ਼ਕਤੀਆਂ ਤੇ ਪੈਦਾਵਾਰ ਦੀ ਵੌਡ ਤੋਂ ਇਨਕਲਾਬ ਦੀ 


ਨੀਹ ਬੱਝਦੀ ਹੈ ਤੇ ਇਹੋ ਇਕ ਮੁੱਖ ਅਤੇ ਅਹਿਮ ਨੁਕਤਾ 
ਹੈ । ਉਸੇ ਤਰ੍ਹਾਂ ਭਾਰਤ ਵਿੱਚ ਧਰਮ ਇੱਕ ਅਹਿਮ ਤੇ 
ਪਰਮ ਨੁੱਕਤਾ ਹੈ । ਹਿੰਦੂ ਧਰਮ ਜੋ ਜਾਤ ਪਾਤੀ ਸੱਭਿਆ- 
ਚਾਰ ਦਾ ਦੂਜਾ ਨਾਂ ਹੈ; ਨੇ ਹਜ਼ਾਰਾਂ ਸਾਲਾਂ ਤੋ ਆਪਣਾ 
ਤੌਦੂਆ ਜਾਲ ਟੁੱਟਣ ਨਹੀ” ਦਿੱਤਾ ਜਿਸ ਸੱਭਿਆਚਾਰ ਦੇ 
ਸ਼ਿਕਾਰ ਏਥੋ” ਦੇ ਤਕਰੀਬਨ ਸਾਰੇ ਕਾਮਰੇਡ ਹਨ । ਇਸ 
ਤੋਂ ਤੰਗ ਆ ਕੇ ਇਸਦੇ ਵਿਰੁੱਧ ਬੁੱਧ 'ਧਰਮ' ਨੇ ਕ੍ਰਾਂਤੀ 
ਕੀਤੀ । ਬੁੱਧ ਮੱਤ ਆਤਮਾਂ ਪ੍ਰਮਾਤਮਾਂ, ਕਰਮਕਾਂਡ, 
ਕਿਸਮਤ, ਪੂਰਬਲੇ ਜਨਮ, ਚੌਰਾਸੀ ਲੱਖ ਜੂਨ ਜਾਂ ਦੇਵੀ 
ਦੇਵਤਿਆਂ ਦੇ ਹੜ੍ਹ ਵਿੱਚ ਕੋਈ ਵਿਸ਼ਵਾਸ ਨਹੀ ਕਰਦਾ । 
1 


ਸੈਪਾਦਕ 
ਉਸ ਨੇ ਇਸ ਧਰਤੀ ਦੇ ਇਨਸਾਨਾਂ ਨੂੰ ਤੇ ਉਹਨਾਂ 
ਵਲੋਂ” ਕੀਤੇ ਜਾਂਦੇ ਕਰਮਾਂ ਨੂੰ ਲੈ ਕੇ ਹੀ ਨਵੀਂ ਚੇਤਨਾ 
ਦਿੱਤੀ । ਤੇ ਜਾਤਪਾਤੀ ਸੱਭਿਆਚਾਰ ਨੂੰ ਜੜ੍ਹੋ ਉਖੇੜਨ 
ਦਾ ਤਕੜਾ ਹੰਭਲਾ ਮ ਰਿਆ । ਪਰੰਤੂ ਬ੍ਰਾਹਮਣ ਨੇ ਬੜੀ 
ਸੋਚੀ ਸਮਝੀ ਚਾਲ ਨਾਲ ਬੁੱਧ ਨੂੰ ਇਨਸਾਨ ਤੋ” ਵਿਸ਼ਨੂੰ 
ਦਾ ਅਵਤਾਰ' ਬੁੱਧ ਦੇ ਹੀ ਪੈਰੋਕਾਰਾਂ ਤੋਂ ਅਖਵਾ ਲਿਆ। 
ਇਸ ਤਰ੍ਹਾਂ ਬੁੱਧਮੱਤ ਮਨੁੱਖੀ ਵਰਤਾਰਾ ਹੁੰਦਾ ਹੋਇਆ ਵੀ 
ਹਿੰਦੂ ਧਰਮ ਦਾ ਬਲੀ ਦਾ ਬੱਕਰਾ ਬਣ ਗਿਆ । ਤੋਂ 
ਹਿੰਦੂਆਂ ਨੇ ਇਸ ਮੱਤ ਨੂੰ ਦੇਸ਼ੋ ਬਾਹਰ ਵਗਾਹ ਮਾਰਿਆ। 
`ਤੇ ਇਸ ਨੂੰ ਵੀ ਧਰਮ ਬਣਾਕੇ ਮਲੀਆ ਮੋਟ ਕਰ 
ਦਿੱਤਾ । ਮੁਸਲਮਾਨੀ ਸਲਤਨਤ ਨੇ, ਮੁਸਲਮ ਧਰਮ ਦੋ 
ਨਾਂ 'ਤੇ ਹਿੰਦੂ ਧਰਮ ਨੂੰ ਉਖਾੜਨ ਦਾ ਯਤਨ ਕੀਤਾ । 
ਹਿੰਦੂਆਂ ਉੱਪਰ ਅਤਿਆਚਾਰ ਕੀਤੇ, ਪਰ ਬ੍ਰਾਹਮਣਾਂ ਨੇ 
ਮੁਗਲ ਸ਼ਹਿਨਸ਼ਾਹਾਂ ਨਾਲ ਰਿਸ਼ਤੇ ਗੰਢ ਕੇ ਹਿੰਦੂ ਧਰਮ 
ਬਚਾ ਲਿਆ । ਮੁਗਲਾਂ ਦੇ ਅਤਿਆਚਾਰ 'ਚੋਂ` ਅਤੇ 
ਹਿੰਦੂ ਪ੍ਣੇ ਦੇ ਜਾਤਪਾਤੀ ਵਹਿਸ਼ੀ ਕਲਚਰ ਵਿਚੋ ਜਨਮ 
ਲਿਆ ਸਿੱਖ ਮੱਤ ਨੇ । ਵੱਡੀ ਕਰਾਂਤੀ ਕਰਨ ਦੇ ਬਾਅਦ, 
ਵੱਡੀਆਂ ਤੇ ਲਾਸਾਨੀ ਕੁਰਬਾਨੀਆਂ ਕਰਨ ਦੇ ਬਾਵਜੂਦ 
ਵੀ ਇਹ ਹਿੰਦੂ ਕਲਚਰ ਦੋ ਢਹੇ ਚੜ੍ਹ ਗਿਆ । 


ਦੋਸਤੋ, ਅਸੀ" ਸਿੱਖੀ ਦੀ ਵਿਆਖਿਆ ਕਰਨ 
ਵੇਲੋਂ ਗਲਤੀ ਕਰਦੇ ਹਾਂ । ਸਿੱਖ ਧਰਮ ਨਹੀ ਸੀ ਸਿੱਖ 
ਮੱਤ ਸੀ, 'ਇੱਕ ਸਿਧਾਂਤ ਹੈ, ਇਕ ਫਲਸਫਾ ਹੈ, ਜਿਸਦਾ 
ਮੈਨੀਫੈਸਟੋ ਸਰਬੱਤ ਦੀ ਆਜ਼ਾਦੀ ਹੈ । ਜਿਸ ਨੇ 
ਕੁਰਬਾਨੀਆਂ ਕਰਕੇ, __ਤਲਵਾਰ ਉਠਾ ਕੇ ਕਰਾਂਤੀ 
ਲਿਆਂਦੀ । ਮਾਲਾ ਫੜ ਕੇ ਨਹੀਂ । ਪੂਰਨ ਮਨੁੱਖ ਹੋ ਕੇ, 
ਗੁਰਮੁਖ ਦੇ ਰੂਪ ਵਿੱਚ ਮਾਇਆ ਦੀ ਸਟੇਟ ਦੇ ਖਿਲਾਫ਼ 
ਹਿੰਦੂ ਧਰਮ ਦੇ ਜਾਤਪਾਤੀ ਸੱਭਿਆਚਾਰ ਦੇ ਖਿਲਾਫ਼ 
ਇੱਕ ਜਹਾਦ ਖੜਾ ਕੀਤਾ । ਹਰ ਮਨੁੱਖ ਨੂੰ ਬਰਾਬਰੀ ਦਾ 
ਦਰਜਾ ਦੇ ਕੇ ਇਕ ਲੜੀ 'ਚ ਪਰੋਕੇ, ਮਾਇਆ ਦੀਆਂ 
ਸਰਮਾਏ ਦੀਆਂ; ਉਚ ਨੀਚ ਦੀਆਂ ਸਾਰੀਆਂ ਕੁਰੀਤੀਆਂ 
ਢਾਹ ਢੇਰੀ ਕਰ ਕੇ ਸਾਂਝੀਵਾਲਤਾ ਨੂੰ ਅਸਲ 'ਚ ਲਿਆਕੇ, 
ਗ੍ਰਰਮਖ ਬੋਦਿਆਂ ਦਾ ਪੰਚਾਇਤੀ ਰਾਜ ਕਾਇਮ ਕੀਤਾ । 


ਰ੍ 


੨ ==============੨੨=੨੨=======੨========================-੨੨==--========================੨੨੦੦<=-੨੨੦੦੦੨੦੦੨੦੦੦੦੦੦੦੦੦੦੦੦੨੦੦੦੦੦=========<=====੦੨੨੨੦੦੦੦੦੦੦੨੨੦੦੦੦੦=੦=======੦੦================-<<==<==================================== 


 ==============੦੨=੩੨-੨੨੨੨੨੨==੨੨੦==੨=====================================੨੦੨=੦੦੨੨੨੦=-੨੨੦੦੦੦===੦੦===========੨====================================<<===<<==<<<<= 


"ਰੇ 


ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਸ ਦੇ ਜਗੀਰੂ 
ਰੁਚੀਆਂ ਵਾਲੋਂ ਕਾਬਜ਼ ਹੋ ਗਏ ਬੰਦਿਆਂ ਨੇ ਇਸ 
ਵਿਗਿਆਨਕ ਮੱਤ ਨੂੰ ਧਰਮ ਬਣਾ ਕੇ ਪੂਜਾ ਦੀ ਮੂਤਤ 
ਬਣਾਕੇ, ਫੋਰ ਹਿੰਦੂ ਜਾਤਪਾਤੀ ਸੱਭਿਆਚਾਰਕ ਬਣਤਰ 
ਤੋੰ ਟੋਟੇ ਪਾ ਦਿੱਤਾ । ਉਹ ਮੱਤ ਜਿਸ ਨੂੰ ਅਤੂਲ ਪਿਆਰੇ 
ਸਨ ਸ਼ਕਲਾਂ ਨਹੀ” । 

ਉਹ ਅੱਜ ਦਿਖਾਵੇ ਦਾ ਵਰਤਾਰਾ ਬਣਕੇ ਰਹਿ 
ਗਿਆ ਹੈ । ਗੁਰਬਾਣੀ ਦੇ ਗੁਰਮੁਖੀ ਅਸੂਲਾਂ ਦੀ ਕਿਸਨੂੰ 
ਪਰਵਾਹ ਹੈ । ਮਸਲਾ ਤਾਂ ਧਰਮ ਦੇ ਹਥਿਆਰ ਰਾਹੀ 
ਸਟੋਟ ਤੇ ਕਬਜ਼ੇ ਦਾ ਹੈ । 

ਜੇ ਇਹ ਸਭ ਕੁੱਝ ਵਾਪਰਿਆ ਹੈ ਤਾਂ ਕੀ ਕਸੂਰ 
ਸਿੱਖ ਮੱਤ ਦਾ ਹੈ ? ਜਿਸ ਨੂੰ ਅੰਤ ਲੁਟੇਰੀ ਜਮਾਤ ਦੀ 
ਲੁੱਟ ਕਾਇਮ ਰੱਖਣ ਵਾਲਾ ਹਥਿਆਰ ਬਣਾਕੇ ਪੇਸ਼ ਕੀਤਾ 
ਜਾਂ ਰਿਹਾ ਹੈ । ਨਹੀਂ' । ਕਸ਼ੂਰ ਸਾਡਾ ਹੈ ਚਿੰਤਕਾਂ ਦਾ 
ਜਿਨ੍ਹਾਂ ਨੇ ਧਰਮ ਸ਼ਬਦ ਨਾਲ ਨਫਰਤ ਕਾਰਨ, ਆਪਣੇ 
ਅਮੀਰ ਵਿਰਸੋ ਦੀ ਗਲਤ ਵਿਆਖਿਆ ਕੀਤੀ । ਅਤੇ 
ਲੋਕਾਂ ਨਾਲੋਂ ਟੁੱਟ ਕੇ ਵਾਰ ਵਾਰ ਮ੍ਰਧੇ ਮੂੰਹ ਡਿੱਗੇ । 
ਅਜੇ ਚਾਰਾਂ ਦਿਨਾਂ ਦੀ ਗੱਲ ਹੈ ਕਿ ਜਦੋ` ਅਕਾਲੀਆਂ ਨੇ 
ਉਸੇ ਧਰਮ ਦੇ ਨਾਤੇ ਰਸਤਾ ਰੋਕੂ ਅੰਦੋਲਨ ਚਲਾਇਆ 
ਤੇ 101 ਫ਼ੀ ਸਦੀ ਕਾਮਯਾਬ ਰਹੇਂ । ਤੇ ਅਸੀ' ਕਲਚਰ ਦੇ 
ਇਸ ਵਿਸੇਸ਼ ਪੱਖ ਨੂੰ ਨਫ਼ਰਤ ਦੀ ਕੌੜੀ ਨਜ਼ਰ ਨਾਲ 
ਵੇਖਦਿਆਂ ਅੱਗੇ ਲੰਘ ਜਾਂਦੇ ਹਾਂ । ਤੇ 40 ਸਾਲਾਂ ਤੱ 
ਖਾਲੀ ਹੱਥ ਭਰਾਵਾਂ ਨਾਲ ਜੰਡੋ-ਜੰਡੀ ਹੁੰਦੇ ਭਟਕਦੇ 
ਫਿਰ ਰਹੇ ਹਾਂ । ਮਸਲਾ ਤਾਂ ਇਨਸਾਨ ਬਣਕੇ, ਮਜ਼ਲੂਮਾਂ 
ਦੀ ਰਾਖੀ ਕਰਨ ਲਈ, ਅਭਾਈਰਾਰਾ ਤੇ ਕਾਣੀ ਵੌਡ 
ਖਤਮ ਕਰਨ ਲਈ, ਤਲਵਾਰ ਚੁੱਕਣ ਤੇ ਕ੍ਰਬਾਨੀ 
ਕਰਨ ਦਾ ਹੈ । ਸਰਬੱਤ ਦੀ ਅਜ਼ਾਦੀ ਦਾ ਝੰਡਾ ਲਹਿਰਾ- 
ਉਣ ਦਾ ਹੈ । ਪਰ ਅਸੀਂ ਧਰਮ ਨੂੰ ਜੋ ਭਾਰਤੀ ਸੱ ਭਿਆ- 
ਚਾਰ ਹੈ ਅੱਖੋਂ ਪਰੋਖੋ ਕਰਦੇ ਜਾ ਰਹੋ ਹਾਂ । ਇਸ ਦੇ 
ਗਹਿਰੇ ਅਸ਼ਰ ਨੂੰ ਜਾਂ ਤਾਂ ਕਬੂਲ ਨਹੀ ਕਰਦੇ ਤੇ ਜਾਂ 
ਵਿਆਖਿਆ ਹੀ ਗਲਤ ਕਰ ਜਾਂਦੇ ਹਾਂ । 

ਸਿੱਖ ਮੱਤ ਦੀਆਂ ਕੁਝ ਉਦਾਹਰਨਾਂ ਹਾਜ਼ਰ ਹਨ 
ਜੋ ਧਰਮ ਦੀ ਆੜ 'ਚ ਲੋਕਾਂ ਨੂੰ ਧਰਮ ਦੇ ਅੰਧ ਜਾਲ 
ਵਿਚੋ ਕੱਢ ਲਿਆਈਆਂ ਸਨ । 

1. ਗੁਰੂ ਨਾਨਕ ਹਰ ਦੁਆਰ ਗਏ । ਕਿਉਕਿ 
ਪੰਡੇ ਉਥੇ ਪਿੱਤਰਾਂ ਨੂੰ ਪਾਣੀ ਦੇ ਰਹੇ ਸਨ। ਗੁਰੂ ਨੇ 
ਪਾਣੀ ਪੁੱਠੇ ਪਾਸੇ ਸੁੱਟਣਾ ਸ਼ੁਰੂ ਕਰ ਦਿੱਤਾ । ਧਰਮ ਦੇ 
ਇਕੋ ਸਥਾਨ ਤੇ ਠੀਕ ਅਤੇ ਗਲਤ ਵਿਚਾਰਧਾਰਾ ਦਾ 
ਟਾਕਰਾ ਹੋਇਆ ਤੇ ਸਚਾਈ ਦੀ ਜਿੱਤ ਹੌਈ । 

9. ਗੁਰੂ ਸਾਹਿਬਾਂ ਨੇ ਅੰਮ੍ਰਿਤਸਰ _ਦਰਬਾਰ 
ਸ਼ਾਹਿਬ ਨੂੰ ਸਿੱਖੀ ਦਾ ਕੇਂਦਰ ਥਾਪਿਆ । ਤੇ ਇਹ ਵੀ 


ਲਿਖਿਮਾ ਕਿ ਅਠਸਟ ਤੀਰਥ _ਲਹਾਇਆਂ ਪਾਪ ਨਹੀਂ 
ਉਤਰਨ ਲੱਗੇ ਜੋ ਹਿਰਦਾ ਹੀ ਪੁੱਠੇ ਰਾਹ ਲੱਗਿਆ 
ਹੋਇਆ ਹੈ । ਪ੍ਰੰਤੂ ਸੰਸਕਾਰਾਂ ਵਿੱਚ ਗਰੱਸੇ ਲੌਕਾਂ ਦਾ 
ਧਿਆਨ ਆਪਣੇ ਵੱਲ ਕੇਂਦਰਤ ਕਰਨ ਲਈ ਉਹਨਾਂ ਨੇ . 
ਗੁਰਧਾਮ ਦੇ ਆਸ ਪਾਸ ਸਰੋਵਰ ਬਣਾਇਆ । ਕਿਉਕਿ 
ਉਹਨਾਂ ਨੇ ਲੌਕਾਂ ਦੋ ਅੰਧ ਵਿਸ਼ਵਾਸਾਂ ਦਾ ਸ਼ੋਸ਼ਨ ਕਰਕੇ 
ਹੀ ਦੂ ਦਰੁਸਤ ਰਾਹ ਤੇ ਲਿਆਉਣਾ ਸੀ । 

. ਗੁਰੂ ਨਾਨਕ ਨੂੰ ਜਨੇਉ ਪਾਉਣ ਲਈ ਪਾਂਡਾ 
1 । ਹਿੰਦੂ ਧਰਮ ਅਨੁਸਾਰ ਕਪਾਹ ਦੇ ਸੂਤ ਦੇ 
ਧਾਗਿਆਂ ਨੂੰ ਗੰਢਾਂ ਦੇ ਕੇ, ਕੌਨ `ਚ ਸਿੱਖਿਆ ਦੇ ਕੇ, 
ਗੁਰੂ ਬ੍ਰਾਹਮਣ ਨੂੰ ਮੰਨ ਕੇ ਜਨੇਉ ਗਲ ਪਾਉਣਾ ਜ਼ਰੂਰੀ 
ਹੈ । ਪਰ ਗ੍ਰੂ ਸਾਹਿਬ ਨੇ ਉਸੇ ਰਸਮ ਤੋਂ ਕਿੰਤੂ 
ਕਰਦਿਆਂ, ਉਸ ਦੇ ਬਰਾਬਰ ਸਿਧਾਂਤਕ ਜਨੇਉਦੀ 
ਵਿਆਖਿਆ ਕੀਤੀ । ਦਇਆ, ਸੰਤੋਖ, ਜਤ ਅਤੇ ਸੱਚ 
ਦੇ ਗੁਣਾਂ ਨਾਲ ਭਰਭ੍ਰ ਮਨ ਨੂੰ ਜਨੇਉ ਕਿਹਾ । ਕੀ 
ਤੁਸੀਂ' ਮਨੁੱਖੀ ਦਇਆ 'ਚ, ਲੌਭ ਲਾਲਚ ਤੋਂ ਸੰਤੋਖ 
'ਚ, ਜਤੀ ਭਾਵ ਨੈਤਿਕ ਆਦਮੀ ਰਹਿਣ 'ਚ ਅਤੇ 
ਸੁੱਚੇ ਅਤੇ ਸੱਚੇ ਇਨਸਾਨ ਹੋਣ 'ਚ ਵਿਸ਼ਵਾਸ ਨਹੀਂ 
ਰੱਖਦੇ ? 

4. ਦਸਵੇਂ ਗੁਰੂ ਨੇ ਤਲਵਾਰ ਚੁੱਕੀ । ਮੁਗ਼ਲਾਂ ਦੇ 
ਜ਼ਲਮ ਨਾਲ ਟਾਕਰਾ ਸ਼ੁਰੂ ਕੀਤਾ । ਪਰ ਤਲਵਾਰ ਦੋ 
ਨਾਲ ਲੌਕਾਂ ਨੂੰ ਨਾਲ ਜੌੜੀ ਰੱਖਣ ਲਈ ਮਾਲਾ ਦੀ 
ਵਰਤੋ ਵੀ ਕੀਤੀ । ਸੰਤ ਵੀ ਅਖਵਾਇਅ' ਤੇ ਸਿਪਾਹੀ 
ਵੀ ! ਲੌਕਾਂ ਨੂੰ ਤਲਵਾਰ ਚੁਕਾਉਣ ਲਈ ਮਾਲਾ ਇੱਕ 
ਦਿਖਾਵਾ ਮਾਤਰ ਪ੍ਰਯੋਗ ਸੀ । 

ਫੇਰ ਗੁਰੂ ਸਾਹਿਬ ਨੇ ਮਨੁੱਖੀ ਹਿੱਤਾਂ ਲਈ, 
ਮਜ਼ਲੂਮਾਂ ਦੀ ਰੱਖਿਆ ਲਈ, ਜ਼ੁਲਮ ਤੇ ਜਾਤ ਪਾਂਤੀ 
ਵਹਿਸ਼ੀ ਪ੍ਣੇ ਨੂੰ ਖ਼ਤਮ ਕਰਨ ਲਈ, ਸਰਬੱਤ ਦੇ ਭਲੇ 
ਲਈ. ਸਾਂਝੀਵਾਲਤਾ ਲਈ ਦ੍ਰਿੜ੍ਹ ਸੈਕਲਪ ਤਾਂ ਕਰ ਹੀ 
ਲਿਆ ਸੀ ਪ੍ਰੰਤੂ ਲੌਕਾਂ ਨੂੰ ਜੋ ਲਤਾੜੇ ਹੋਏ ਸਨ, 
ਨਾਲ ਲਾ ਕੇ ਸੰਘਰਸ਼ ਛੋੜਨ ਲਈ ਵਰ ਮੰਗਿਆ ਕਿ 
ਹੋ ਸ਼ਿਵਾ ਮੈਨੂੰ ਵਰ ਦੇਹ ਕਿ ਮੈ' ਸ਼ੁਭ ਕਰਮਾਂ ਤੋਂ ਕਦੇ 
ਵੀ ਨਾ ਟਲਾਂ । ਤੇ ਮੈਂ ਆਪਣੇ ਦੱਬੇ ਕੁਚਲੇ ਲੌਕਾਂ 
ਵਾਂਗ ਹੀ_ਘਾਹ ਫੂਸ ਦੇ ਵਿਛਾਉਣਿਆਂ ਨੂੰ ਮਖਮਲੀ 
ਬਿਸਤਰ ਸਮਝ ਸਕਾਂ । 

ਇਹੋ ਜਿਹੀਆਂ ਸੈਕੜੇ ਉਦਾਹਰਣਾਂ ਨਾਲ ਸਿੱਖੀ 
ਦਾ ਇਤਿਹਾਸ ਭਰਿਆ ਪਿਆ ਹੈ । 

ਮੋਰਾ ਭਾਵ ਹੈ ਕਿ ਗੁਰੂਆਂ ਨੇ ਧਾਰਮਿਕ 
ਸੌਸਕਾਰਾਂ ਨੂੰ ਵਰਤਦਿਆਂ ਹੀ ਲੌਕਾਂ ਨੂੰ ਧਰਮ ਦੇ ਜੈਜਾਲ 
ਵਿੱਚੋਂ ਕੱਢ ਲਿਆਉਣ ਦਾ ਹਰ ਯਤਨ ਕੀਤਾ । 
ਇੰਜ ਇੱਕ ਵੱਡੀ ਕਰਾਂਤੀ ਕੀਤੀ । ਅਤੇ ਸਰਬੱਤ ਦੀ 

23 


੯੪ 


ਨਾਇ ਨੀ ਗਲਾ ਤੀ ਲੀ ਲਤ ਨ ਲਾ 


ਭਲੋ ਵਾਲੀ ਅਜ਼ਾਦੀ ਦਾ ਰਾਹ ਖੋਲ੍ਹਿਆ ਜੋ ਸੁੱਚੀ 
ਕਿਰਤ ਉੱਪਰ ਅਧਾਰਤ ਸੀ । ਇਹ ਸੀ ਉਹ ਸਿੱਖ ਮੱਤ 
ਜੋ ਅੱਜ ਵੀ ਮੁਕੰਮਲ ਰੂਪ ਵਿਚੋ ਸਾਡੇ ਪਾਸ 
ਮੌਜੂਦ ਹੈ । 

ਜੇ ਅਸੀਂ ਉਸ ਕਰਾਂਤੀ ਨੂੰ ਸਾਂਭ ਨਹੀਂ ਸਕੇ ਤੇ 
ਸਮਝ ਨਹੀਂ ਬਣਾ ਸਕੇ ਤਾਂ ਇਹ ਕਹਿਣਾ ਕਿਵੇ ਵੀ 
ਠੀਕ ਨਹੀ ਕਿ ਇਹ ਵਿਗਿਆਨਕ ਮੱਤ ਵੀ ਲੁੱਟ ਨੂੰ 
ਕਾਇਮ ਰੱਖਣ ਦਾ ਹੀ ਇਕ ਹਥਿਆਰ ਸੀ ਜਾਂ ਹੈ । 
ਇਸ ਦਾ ਮੂਲ ਮੰਤਵ ਇਸ ਸਮਾਜਿਕ ਜਜ਼ਬਾ ਸਰਬੱਤ 
ਦੇ ਭਲੋਂ ਵਾਲਾ ਹੀ ਹੈ । ਪਰ ਹਿੰਦੂ ਜਾਤ ਪਾਤੀ 
ਕਲਚਰ ਨੇ ਤੇ ਸਾਡੀ ਆਪਣੇ ਨਰੋਏ ਵਿਰਸੇ ਵਾਰੋ ਪੁੱਠੀ 
ਚਾਲ ਨੇ ਹੀ ਸਾਨੂੰ ਲੌਕਾਂ ਨਾਲੋ ਵਿਯੋਗਿਆ ਹੋਇਆ 
ਹੈ। ਜੇ ਆਪਣੇ ਇਤਿਹਾਸ ਦੇ ਚਾਲੀ ਸਾਲਾਂ ਵਿੱਚ 
ਅਸੀਂ ਇਹ ਗੱਲ ਸਮਝ ਨਹੀ' ਸਕੇ ਤਾਂ ਉਮੀਦਾਂ ਲਾਹ 
ਦਿਉ ਕਿ ਯੁੱਗ ਪਲਟੇਗਾ । ਕਸੂਰ ਸਿੱਖ ਮੱਤ ਦਾ ਨਹੀ', 
ਇਸ ਧਾਰਮਿਕ ਵਲਗਣ ਦਾ ਹੈ ਜਾਂ ਹਿੰਦੂ ਜਾਤਪਾਤੀ 
ਸੱਭਿਆਚਾਰ ਦੇ ਘੜੇ ਜੱਟ `ਵਾਦ ਦਾ ਹੈ ਜਿਸ ਨੇ 
ਲਹਿਰ ਨੂੰ ਧਾਰਮਿਕ ਰੰਗਣ ਦੇ ਕੇ ਜਗੀਰੂ ਹੱਥਾ ਦੀ 
ਕਠ ਪੁਤਲੀ ਬਣਾ ਧਰਿਆ ਹੈ । ਕੋਈ ਮੱਤ ਚਾਹੇ ਉਹ 
ਕਿੱਡਾ ਵੀ ਵਿਗਿਆਨਕ ਤੇ ਸਮਾਜਕ ਕਿਉਂ ਨਾ ਹੋਵੇ, 
ਜਦੋਂ ਉਹ ਝੂਠੇ ਦਿਖਾਵਾ ਮਾਤਰ ਸੰਸਕਾਰਾਂ ਦੀ ਵਲਗਣ 
ਵਿੱਚ ਆ ਜਾਂਦਾ ਹੈ ਤਾਂ ਲੋਕ ਆਪਣੀ ਮਨੁੱਖੀ ਹਸਤੀ 
ਭੁਲ ਕੇ ਅੰਧ ਵਿਸ਼ਵਾਸ਼ੀ ਦੀ ਚਾਰ ਦੀਵਾਰੀ ਵਿਚੋ” 
ਘਿਰ ਜਾਂਦੇ ਹਨ । ਇੰਜ ਕਿਸੇ ਸਮੋ ਦਾ ਵਿਗਿਆਨਕ 
ਫਲਸਫਾ ਵੀ ਧਰਮ ਬਣ ਕੇ ਲੋਕਾਂ ਨੂੰ ਜੋਕ ਬਣ ਕੇ 
ਚੈਬੜ ਜਾਂਦਾ ਹੈ । ਤੇ ਫਿਰ ਛੇਤੀ ਕੀਤਿਆਂ ਖਹਿੜਾ 
ਨਹੀ” ਛੁੱਟਦਾ । ਤਾਂ ਖਹਿੜਾ ਛਡਾਉਣ ਲਈ, ਉਸ 
ਸਮੇਂ ਦੇ ਪ੍ਰਸੰਗਾਂ ਵਿੱਚ ਆਪਣੇ ਫਲਸਫੇ ਨੂੰ ਬੋਦ ਪਏ 
ਦਿਮਾਗਾਂ ਦੇ ਬ੍ਰਹਿਆਂ ਤੱਕ ਲਿਜ'ਣਾ ਪਏਗਾ । ਨਹੀਂ 
ਲਿਜਾਵਾਂਗੇ ਤਾਂ ਕਿਸੇ ਪ੍ਰਾਪਤੀ ਦੀ ਆਸ ਮੂਰਖਤਾ ਹੀ 
ਹੋਵੇਗੀ । 

ਗੁਰੂ ਇਹ ਜਾਣਦੇ ਸਨ ਕਿ ਤਲਵਾਰ ਉਠਾਏ 
ਬਿਨਾਂ, ਕੁਰਬਾਨੀਆਂ ਕੀਤੇ ਬਿਨਾਂ ਨਾ ਕੋਈ ਹੱਕ ਦਿੰਦਾ 
ਹੈ ਨਾ ਕਿਸੇ ਦੇਣੇ ਹਨ। ਤੇ ਨਾ ਜ਼੍ਰਲਮ ਦਾ ਮੂੰਹ 
ਮੋੜਿਆ ਜਾਣਾ ਹੈ । ਪਰ ਲੌਕਾਂ ਦਾ ਕਾਫਲਾ ਇਸ 
ਰਾਹੇ ਪਾਉਣ ਲਈ ਉਹਨਾਂ ਚੰਡੀ ਦੀ ਉਪਾਸ਼ਨਾਂ ਦਾ 
ਨਾਟਕ ਰਚਿਆ ਤੇ ਚੰਡੀ _ਦੀਆਂ ਵਾਰਾਂ ਗਾਈਆਂ 
ਲਿਖੀਆਂ । ਕਿਉਂ ਕਿ ਉਹ ਜਾਣਦੇ ਸਨ ਕਿ ਲੌਕਾਂ ਦੇ 
ਦੈਵੀ ਸ਼ਕਤੀਆਂ ਦੇ ਵਿਸ਼ਵਾਸ਼ ਨੂੰ ਏਨੀ ਜਲਦੀ ਝੋਜੋੜਿਆ 
ਨਹੀ ਜਾ ਸਕਦਾ । ਸਭਿਆਚਾਰਕ ਸੰਸਕਾਰ ਮਾੜੀ 
ਕੀਤਿਆਂ ਗਲੋਂ ਨਹੀ ਲਹਿਆ ਕਰਦੇ । ਉਹਨਾਂ ਨੇ, 
24 


ਜੀ, 


ਉਹਨਾਂ ਲੌਕਾਂ ਦੇ ਧਾਰਮਕ ਵਿਸ਼ਵਾਸ਼ ਨੂੰ ਲੌਕਾਂ ਦੀ 
ਅਜ਼ਾਦੀ ਲਈ ਵਰਤਿਆ । ਕੀ ਇਹ ਸਭ ਕ੍ਰੱਝ ਗਲਤ 
ਹੈ ਜੋ ਉਹਨਾਂ ਕੀਤਾ ਤੇ ਵੱਡੀ ਕਰਾਂਤੀ ਕੀਤੀ ? ਜੇ ਇਹ 
ਗਲਤ ਹੈ ਤਾਂ ਲੌਨਨ ਨੇ ਕਿਉ” ਕਿਹਾ ਕਿ ਮਜ਼ਦੂਰ 
ਜਮਾਤ ਦੇ ਹਿਤਾਂ ਲਈ ਮਜ਼ਦੂਰ ਦਾ ਸ਼ੋਸਨ ਕੀਤਾ ਜਾ 
ਸਕਦਾ ਹੈ । 

ਇਕ ਪਾਸੋਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਮੈੱ 
ਤਾਂ ਪਰਮਪੁਰਖ ਦਾ ਦਾਸ ਹਾਂ ਜੋ ਜਗਤ ਦਾ ਤਮਾਸ਼ਾ 
ਵੇਖਣ ਆਇਆ ਹਾਂ । ਦੂਜੇ ਪਾਸੇ ਉਹ ਕਹਿੰਦੇ ਹਨ 
ਕਿ ਇਹਨਾਂ ਦੱਥੋ ਕਚਲ ਲੋਕਾਂ ਦੀ ਕਿਰਪਾ ਨਾਲ ਹੀ 
ਮੈਂ ਗੁਰੂ ਬਣਿਆਂ ਹਾਂ ਨਹੀ ਮੌਰੇ ਵਰਗੇ ਗਰੀਬ ਤਾਂ 
ਕਰੌੜਾਂ ਤੁਰੇ ਫਿਰਦੇ ਹਨ । ਉਹਨਾਂ ਇਹ ਵੀ ਕਿਹਾ ਕਿ 
ਜੋ ਮੈਨੂੰ ਪਰਮੇਸ਼ਰ ਕਹੂਗਾ ਉਹ ਨਰਕ ਕ੍ਰੰਡ ਵਿਚ ਪਵੇਗਾ । 
ਪਰ ਧਰਮ ਦੇ ਠੇਕੇਦਾਰ ਅਲੰਬਰਦਾਰ ਕਾਬਜ਼ ਲੋਕ ਉਸ 
ਇਨਸਾਨ ਨੂੰ ਰੱਬ ਕਰਕੇ ਪੂਜਦੇ ਹਨ ਤੇ ਏਸੇ ਧਾਰਮਕ 
ਰੰਗਣ ਹੇਠ ਉਹ ਲੋਕਾਂ ਨੂੰ ਮਗਰ ਲਾ ਕੇ ਸਟੇਟ ਤੇ 
ਕਾਬਜ਼ ਹਨ । 

ਗੁਰਮੁਖ ਗੁਰਬਾਣੀ ਵਿੱਚ ਉਸ ਇਨਸਾਨ ਨੂੰ 
ਮੰਨਿਆ ਗਿਆ ਹੈ ਜਿਸ ਵਿੱਚ ਚੰਗੇ ਮਨੁੱਖ ਵਾਲੋਂ 
ਸਾਰੇ ਗੁਣ ਮੌਜੂਦ ਹਨ । ਉਹ ਸੱਚਾ ਤੇ ਸੁੱਚਾ ਹੈ । 
ਨਿਆਕਰਨ ਵਾਲਾ ਹੈ । ਮਜ਼ਲ੍ਰਮਾਂ ਦੀ ਤਲਵਾਰ ਨਾਲ 
ਰੱਖਿਆ ਕਰਨ ਵਾਲਾ ਹੈ । ਉਹ ਮਿੱਠਾ ਬੋਲਦਾ ਹੈ । 
ਉੱਚਾ ਹੋ ਕੇ ਵੀ ਨਿਮਰ ਰਹਿੰਦਾ ਹੈ । ਦਸਾਂ ਨੌਹਾਂ ਦੀ 
ਸੁੱਚੀ ਕਿਰਤ ਕਰਦਾ ਹੈ । ਵੇਡ ਕੇ ਖਾਂਦਾ ਹੈ । ਉਸ 
ਲਈ ਹਰ ਇਨਸਾਨ ਅਜ਼ਾਦ ਤੇ ਬਰਾਬਰ ਹੈ । ਉਸ 
ਲਈ ਉਚ-ਨੀਚ ਜਾਤ ਪਾਂਤ ਕੋਈ ਸ਼ੋਅ ਨਹੀਂ । ਉਹ 
ਪਾਪਾਂ ਨਾਲ ਮਾਇਆ ਇਕੱਠੀ ਨਹੀ` ਕਰਦਾ । ਉਹ 
ਹਰ ਇੱਕ ਦੀ ਬਰਾਬਰ ਇੱਜ਼ਤ ਕਰਦਾ ਹੈ । ਉਸ ਦੇ 
ਅੰਦਰ ਦੂਜਿਆਂ ਨੂੰ ਗੁਲਾਮ ਰੱਖਣਦਾ ਹੰਕਾਰ ਨਹੀਂ । 
ਉਹ ਸਹੀ ਢੰਗ ਨਾਲ ਕਾਮ ਪੂਰਤੀ ਕਰਦਾ ਹੈ ਤੋ 
ਪ੍ਰਵਾਰਕ ਜੀਵਨ ਜਿਉਂਦਿਆਂ ਜ਼ਿੰਮੇਵਾਰੀਆਂ ਨਿਭਾਉਣਾ 
ਜਾਣਦਾ ਹੈ । ਜੋ ਕਿਸੇ ਨੂੰ ਨਾ ਡਰਾਉਂੱਦਾ ਹੈ ਤੇ ਨਾ 
ਆਪ ਡਰਦਾ ਹੈ । ਉਹ ਕਿਸੋ ਦਾ ਦੋਖੀ ਨਹੀਂ ਪਰ 
ਜ਼ੁਲਮ ਦੇ ਖਿਲਾਫ਼ ਚੰਡੀ ਹੈ । ਜੋ ਆਪਣੀਆਂ ਜ਼ਰੂਰਤਾਂ 
ਤੋਂ ਵੱਧ ਪਦਾਰਥ ਦਾ ਲੌਭੀ ਨਹੀਂ । ਉਸ ਨੂੰ ਅਣਕਮਾਏ 
ਧਨ ਦਾ ਮੌਹ ਨਹੀਂ । ਜਿਸ ਨੂੰ ਮਾਨਸਕ ਸੰਤੁਸ਼ਟੀ ਹੈ । 
ਜਿਸ ਦੀ ਮਨ 'ਚ ਦਵੈਤ ਨਹੀਂ । ਤੇ ਉਹ ਸਦਾ ਪਰ 
ਉਪਕਾਰੀ ਅਤੇ ਗਿਆਨਵਾਨ ਜੀਵ ਹੈ ਜੋ ਸਿਰਫ਼ ਗੁਰੂ 
ਦੀ ਉੱਤਮ ਸਿੱਖਿਆ ਨੂੰ ਅਮਲੀ ਰੂਪ ਵਿੱਚ 


$ 


ਵਿਆਖਿਆ ਕਰਦੀ ਹੈ ਜਿਸ ਵਿੱਚ, ਸਮਾਜਕ, ਧਾਰਮਿਕ, 
ਰਾਜਨੀਤਕ, ਗ਼ੈਰ ਮਨੁੱਖੀ ਸਾਰੀਆਂ ਕੁਰੀਤੀਆਂ ਹਨ ਜੋ 
ਸਮਾਜ ਨੂੰ ਬੁਰਜਵਾਲੀ, ਨਾਲ ਚਲਾਉਣਾ ਪਸੰਦ ਕਰਦਾ 
ਹੈ ਤੇ ਗੁਰਮੁਖ ਦੇ ਖਿਲਾਫ਼ ਜਹਾਦ ਖੜਾ ਕਰਦਾ ਹੈ ਜੋ 
ਅੱਤਿਆਚਾਰ ਦੀ ਹਰ ਹੱਦ ਵੱਧ ਜਾਂਦਾ ਹੈ । 

ਕੀ ਉੱਪਰ ਲਿਖੇ ਅਨੁਸਾਰ ਗੁਰਮੁਖ ਹੋਣਾ ਧਰਮ 
ਹੈ ਕਿ ਇਨਸਾਨੀਅਤ ? ਕੀ ਮਨਮੁੱਖ ਸਮਾਜ ਦਾ 
ਮਿੱਤਰ ਹੈ ਜਾਂ ਦੁਸ਼ਮਣ ? ਜੇ ਗੁਰਮੁਖ ਸਹੀ ਹੈ ਤੇ ਹਰ 
ਇਨਸਾਨ ਨੂੰ ਅਜਿਹਾ ਹੋਣਾ ਚਾਹੀਦਾ ਹੈਤਾਂ ਕੀ ਸਿੱਖ 
ਮੱਤ ਲੁਟੇਰੀ ਸ਼੍ਰੇਣੀ ਦਾ ਪੈਰੂ ਹੈ ਜਾਂ ਸਮਾਜਵਾਦ ਦਾ 
ਭਾਈਵਾਲ ? 

ਜਿਵੇ ਰਣਧੀਰ ਸਿੰਘ ਲਿਖਦੇ ਹਨ ਕਿ, 'ਅੱਜ ਦੇ 
ਸਮਾਜ ਦੀਆਂ ਸਾਰੀਆਂ ਬੁਰਾਈਆਂ ਦੀ ਜੜ੍ਹ ਸਮਾਜ 
ਦਾ ਜਮਾਤਾਂ (ਜਾਤਾਂ) ਵਿੱਚ ਵੰਡੇ ਹੌਣਾ ਹੈ । ਤੇ ਪੈਦਾਵਾਰੀ 
ਸਾਧਨ ਉੱਪਰ ਲੁਟੇਰੀ ਜਮਾਤ ਦਾ ਕਬਜ਼ਾ ਹੋਣਾ ਹੀ 
ਹੈ । ਪੈਸਾ ਤਾਂ ਲੁਟੇਰੀ ਜਮਾਤ ਦੇ ਹੱਥ ਵਿੱਚ ਇਕ 
ਤਾਕਤ ਹੈ । ਜੋ ਧੱਕੇ ਦਾ ਰਾਜ ਕਾਇਮ ਰੱਖਣ ਵਿੱਚ 
ਸਹਾਈ ਹੈਦਾ ਹੈ ।' 

ਸਤਰਾਂ ਅਨੁਸਾਰ ਸਮਾਜ ਦੀਆਂ ਬੁਰਾਈਆਂ 


ਵਰਤਮਾਨ ਸਮਾਜ ਦੇ ਚਾਲਕ ਬੈਦਿਆਂ ਵਿੱਚ ਪਾਈਆਂ _ 


ਜਾਂਦੀਆਂ ਹਨ ਤੇ ਸਮਾਜ ਦੀ ਤੋਰ ਉਸ ਸਮੋ” ਦੇ ਬੁੰਦੇ 
ਦੇ ਹੱਥ ਵਿੱਚ ਹੁੰਦੀ । ਗੁਰਬਾਣੀ ਅਨੁਸਾਰ ਇਹ 
ਬੁਰਾਈਆਂ ਮਨਮੁੱਖ ਵਿਚੋਂ ਮੌਜੂਦ ਹੁੰਦੀਆਂ ਹਨ । ਇਹਨਾਂ 
ਮਨਮੁਖਾਂ ਦੀ ਸਲਤਨਤ ਵਿੱਚ ਰਾਜਾ (ਹਕ੍ਹਮਤ) ਸ਼ੀਂਹ 
ਹੈ ਅਤੇ ਉਸ ਦੇ ਮੁਕੱਦਮ (ਅਫ਼ਸਰ-ਨਿਆਕਾਰ) ਕੁੱਤੇ 
ਹਨ । ਜੋ ਜੌਤਾ ਦੀ ਲੁੱਟਾ ਖੋਹੀ ਕਰਦੇ ਹਨ । 


ਪੈਦਾਵਾਰੀ ਸਾਧਨਾਂ _ਦੇ _ ਕਬਜ਼ੇ ਨਾਲ, 


ਪੈਦਾਵਾਰੀ ਸ਼ਕਤੀਆਂ ਅਤੇ ਮੁੰਦਾਵਾਰ ਦੀ ਕਾਣੀ ਵੰਡ 


ਨਾਲ ਜੋ ਸਰਮਾਇਆ ਕੱਝ ਹੱਥਾਂ ਵਿਚ ਇਕੱਠਾ ਹੌਦਾ 
ਹੈ। ਉਸ ਨੂੰ ਗੁਰਬਾਣੀ ਮਾਇਆ ਕਹਿੰਦੀ ਹੈ । ਉਹ 
ਮਾਇਆ ਜੋ ਪਾਪਾਂ ਨਾਲ ਹੀ ਇਕੱਠੀ ਕੀਤੀ ਜਾਂਦੀ 
ਹੈ ! ਇਹ ਮਾਇਆ ਹੀ ਲੁਟੇਰੀ ਜਮਾਤ ਨੂੰ ਤਾਕਤ 
ਦਿੰਦੀ ਹੈ ਜਿਸ ਦੇ ਹੰਕਾਰ ਦੇ ਬਲ ਤੇ ਧੱਕੇ ਦਾ ਰਾਜ 
ਕਾਇਮ ਹੁੰਦਾ ਹੈ । 

ਹੁਣ ਮਸਲਾ ਇਹੋ ਹੈ ਕਿ ਸਿੱਖ ਮੱਤ _ਕਿਵੇ' 
ਲੁਟੇਰੀ ਜਮਾਤ ਦਾ ਹਥਿਆਰ ਹੋ ਗਿਆ ਹੈ । ਕਿਉਕਿ 
ਸਮਾਜ ਵਾਦੀਆਂ ਦੇ ਵਿਆਖਿਆਕਾਰਾਂ ਨੇ ਇਸ ਦੀ 
ਸਹੀ ਨਬਜ਼ ਨੂੰ ਨਹੀਂ ਫੜਿਆ । 

ਅਤੇ ਨਾਂ ਹੀ ਪੂਰੀ ਸ਼ਹਿਰਦਤਾ ਨਾਲ ਸੁਚੇਤ 
ਹੋਂ ਕੇ ਕਿਸੇ ਨੇ ਆਪਣੇ ਵਿਰਸੋ ਵੱਲ _ ਧਿਆਨ ਦਿੱਤਾ 
ਹੈ । ਸਿੱਖ ਮੱਤ ਮਿਸਲ ਜਗੀਰਦਾਰੀ ਰਾਹੀ" ਤੇ ਫਿਰ 


ਰਣਜੀਤ ਸਿੰਘ ਦੇ ਸਿੱਖ ਰਾਜ ਰਾਹੀ" ਜਾਤ ਪਾਤੀ 
ਸਭਿਆਚਾਰ ਅਧੀਨ ਲੁਟੇਰੀਆਂ ਸ਼ਰੇਣੀਆਂ ਦੇ ਹੱਥ 
ਚੜ੍ਹ _ਹਿਆ । ਜੇ ਅਜਿਹਾ ਵਾਪਰ ਗਿਆ ਹੈ ਤਾਂ ਕੀ 
ਕਸੂਰ ਸਿੱਖ ਮੱਤ ਦਾ ਹੈ ? 

ਏਸੇ ਪ੍ਰਸੰਗ ਵਿੱਚ ਪ੍ਰਸ਼ਨ ਹੈ ਕਿ ਜੇ ਅੱਜ 
ਇਨਕਲਾਬ ਦਾ ਮੌਢੀ ਰੂਸ ਸਰਮਾਏਦਾਰੀ ਪ੍ਰਬੰਧ ਦੇ 
ਰਾਹ ਪੈ ਗਿਆ ਹੈ ਤੇ ਉਲਟ ਇਨਕਲਾਬੀ ਸ਼ਕਤੀਆਂ 
ਜੇ ਸਮਾਜਵਾਦੀ ਹਲਕਿਆਂ ਤੇ ਕਾਬਜ਼ ਹੋ ਗਈਆਂ ਹਨ 
ਤੇ ਲਿਕਾਨੌਮਿਜ਼ਮ ਦੇ ਪੁੱਠੇ ਰਾਹ ਪੈ ਗਈਆਂ ਹਨ 
ਤਾਂ ਕੀ ਮਰਕਸਵਾਦ-ਲੈਨਨਵਾਦ ਜਾਂ ਮਾਓਵਾਦ ਗਲਤ 
ਹੋ ਗਿਆ ਹੈ ? ਜੇ ਨਹੀਂ ਤਾਂ ਸਿੱਖ ਮੱਤ ਵਾਰੇ ਏਡੇ 
ਛੋਟੇ ਨਜ਼ਰੀਏ ਵਾਲੇ ਵਿਚਾਰ ਕਿਉ” ਦਿੱਤੇ ਜਾ ਰਹੋ 
ਹਨ । ਇਹ ਗੱਲ ਚਿੰਤਾ ਜਨਕ ਹੈ 1! ਤੇ ਮਾਰੂ ਸਾਬਤ 
ਹੋਗੀ ਹੈ । ਜਦੋ ਕਿ ਸਾਨੂੰ ਦੇਸ਼ ਦੇ ਆਪਣੇ ਪ੍ਰਸੰਗ ਵਿੱਚ 
ਹੀ ਕਿਸੇ ਵਰਤਾਰੇ ਤੇ ਸੌਚਣ ਤੇ ਉਸਦਾ ਲਾਗੂ ਕਰਨ 
ਬਣਦਾ ਹੈ । 

ਗੁਰਨਾਮ ਸਿੰਘ 
ਦ। 

ਅਖੌਤੀ-ਪੰਜਾਬੀ-ਹਿੰਦਆਂ ਨਾਲ ਦੋ ਗੱਲਾ 

ਪੰਜਾਬੀ ਮਾਂ ਬੋਲੀ ਦੀ ਕਿੰਨੀ ਬਦਕਿਸਮਤੀ ਹੈ ਕਿ 
ਇਹਦੇ ਢਿਡੋ ਕੱਢੇ ਹੀ, ਇਹਨੂੰ ਮਾਂ ਮੰਨਣ ਲਈ 
ਤਿਆਰ ਨਹੀ" । ਇਹ ਦਿਮਾਗ਼ੀ ਨੁਕਸ ਕੋਈ ਨਵਾਂ ਨਹੀ', 
ਸਗੋਂ ਸੈੱਕੜੇ ਵਰ੍ਹਿਆਂ ਤੋਂ ਚਲਿਆ ਆ ਹਿਹਾ ਹੈ । 
ਪੰਜਾਬ ਦੇ ਅਖੋਤੀ ਹਿੰਦੂ, ਹਿੰਦੀ ਦੇ ਝੰਡਾ ਬਰਦਾਰ ਤੇ 
ਹਿੰਦੂ ੂਆਂ ਦੇ ਠੁੰਕੇਦਾਰਾਂ ਨੂੰ ਪੰਜਾਬੀ ਮਾਂ ਬੋਲੀ ਤੋ ਮੁਸ਼ਕ 
ਆਉ'ਦੈ । ਇਹ ਗੱਲ ਵੱਖਰੀ ਹੈ ਕਿ ਉਹ ਘਰ-ਬਾਰ 
ਪੰਜਾਬੀ 'ਚ ਗੱਲ ਕਰਦੇ ਹਨ । ਉਹਨਾਂ ਦੇ ਰਿਸ਼ਤੇਦਾਰ, 
ਯਾਰ ਮਿੱਤਰ ਪੰਜਾਬੀ ਬੋਲਦੇ ਹਨ । ਪਰ ਮੰਦਰਾਂ ਆਦਿ 
ਦਾ ਜਦ ਇਹ ਪ੍ਰੋਗਰਾਮ ਕਰਦੇ ਹਨ ਤਾਂ ਬਾਹਾਂ ਉਲ੍ਹਾਰ 
ਉਲ੍ਹਾਰ ਅਤੇ ਸੰਘ ਪਾੜ ਕੇ ਹਿੰਦੀ ਬੋਲਦੇ ਹਨ । ਤੇ ਜੇ 
ਇਹਨਾਂ ਨੂੰ ਇਹ ਸੁਆਲ ਕੀਤਾ ਜਾਵੇ ਕਿ ਤ੍ਹਾਡੀ ਮਾਂ- 
ਬੋਲੀ ਕੀ ਹੈ ? ਤਾਂ ਇਹ ਝੁੱਟ ਹਿੰਦੀ” ਕਹਿਣਗੇ । 
ਫਿਰ ਜੇ ਦਲੀਲਬਾਜ਼ੀ ਕੀਤੀ ਜਾਵੇ ਕਿ ਹਿੰਦੀ ਮਾਂ-ਬੋਲੀ 
ਕਿਵੇ ਹੋਈ; ਜਦੋ ਕਿ ਤ੍ਰਸੀ' ਤੇ ਬਾਕੀ ਸਭ _ਲਾਣਾ 
ਪੰਜਾਬੀ ਬੋਲਦੇ ਹੋ ਤਾਂ ਜੁਆਬ ਮਿਲਦਾ ਹੈ ਕਿ ਸਾਡੀ 
ਬੋਲਣ ਵਾਲੀ ਜ਼ਬਾਨ ਪੰਜਾਬੀ ਏ ਤੇ ਲਿਖਣ ਵਾਲੀ 
ਹਿੰਦੀ ।'” 

ਹੌਰ ਤਾਂ ਹੋਰ ਵਲੌਤ 'ਚ ਵੀ ਇਹ ਬੱਚਿਆਂ ਨੂੰ 


` ਕਹਿ ਰਹੇਂ ਹਨ ਤੇ ਉਹਨਾਂ ਦੇ ਦਿਮਾਗਾਂ 'ਚ ਇਹ ਗੱਲ 


ਤੁਨ ਰਹੇ ਹਨ ਕਿ, "ਅਗਰ ਤੁਹਾਨੂੰ ਆਪਣੇ ਮੁਲਕ ਦੀ 
25 


ਜ਼ਬਾਨ ਸਿੱਖਣ ਦਾ ਕਦੇ ਖਿਆਲ ਆਵੇ ਤਾਂ ਹਿੰਦੀ 
ਸਿਖਿਓ. ਪੰਜਾਬੀ ਨਹੀ । ਤੇ ਕਈ ਅਕਲ ਦੇ ਅੰਨ੍ਹੇ 
ਮਾਪੇ ਤਾਂ ਮਾਸੂਮ ਬੱਚਿਆਂ ਨੂੰ ਡੰਗ-ਟਪਾਉ ਹਿੰਦੀ 
ਸਿਖਾਉਣ ਵਾਲਿਆਂ ਕੋਲ ਜ਼ਬਰਦਸਤ ਭੇਜ ਵੀ ਰਹੇ 
ਹਨ । ਦੱਸੋ ਏਹੋ ਜੇਹੇ ਹਾਲਾਤ ਵਿਚ ਬੱਚਾ ਕਿੰਨਾਂ ਕੁ 
ਸਿੱਖ ਸਕਦੇ ? ਉਹਦਾ ਛੋਟਾ ਜਿਹਾ ਦਿਮਾਗ ਤਿੰਨਾਂ 
ਜ਼ਬਾਨਾਂ 'ਚ ਘਿਰਿਆ ਪਿਐ । ਘਰ 'ਚ ਪੰਜਾਬੀ ਬੋਲੀ 
ਜਾਂਦੀ ਹੈ । ਸਕੂਲ ਦਾ ਅੰਗਰੋਜ਼ੀ । ਤੇ ਫਿਰ ਉਹਦੇ 
ਦਿਮਾਗ 'ਚ ਹਫਤੇ ਦੇ ਆਖੀਰ ਤੇ ਜਾਂ ਸ਼ਾਮ ਨੂੰ ਕਿੱਲ 
ਠੋਕਣ ਵਾਂਗ ਹਿੰਦੀ ਦਾ ਕਾ ''ਖਾ” ਠੋਕਿਆ ਜਾਂਦੈ । 

ਮੋਰਾ ਹਿੰਦੀ ਜ਼ਬਾਨ ਨੇ ਕੋਈ ਨੁਕਸਾਨ ਨਹੀ” 
ਕੀਤੈ ਤੇ ਨਾ ਹੀ ਮੇਰੀ ਹਿੰਦੀ ਜ਼ਬਾਨ ਨਾਲ ਕੋਈ ਜ਼ਾਤੀ 
ਦੁਸ਼ਮਣੀ ਹੈ । ਪਰ ਸੁਆਲ ਤਾਂ ਇਹ ਹੈ ਕਿ ਹਰ ਇਕ 
ਜ਼ਬਾਨ ਨੂੰ ਉਹਦੇ ਥਾਂ ਸਿਰ ਰੱਖਿਆ ਜਾਵੇ । ਦੁਨੀਆਂ 
ਦੀ ਕੋਈ ਵੀ ਜ਼ਬਾਨ ਘਟੀਆ ਜਾਂ ਵਧੀਆ ਨਹੀ' ਹੈ । 
ਘਟੀਆ ਜਾਂ ਵਧੀਆ ਇਨਸਾਨ ਦੇ ਕੰਮ ਤੇ ਸੋਚਣੀ 
ਹੁੰਦੀ ਹੈ । ਜੇਕਰ “"ਅਖੌਤੀ-ਪੰਜਾਬੀ-ਹਿੰਦੂ ਪੰਜਾਬੀ ਨੂੰ 
ਘਟੀਆ ਜ਼ਬਾਨ ਸਮਝ ਕੇ ਦੁਰਕਾਰ ਰਹੇ ਹਨ ਤਾਂ ਮੈਨੂੰ 
ਉਹਨਾਂ ਦੀ ਅਕਲ ਅਤੇ ਦਿਮਾਗ ਤੋ ਹਾਸਾ ਆਉਦਾ 
ਹੈ। 

ਸਵਰਗੀ ਬਲਰਾਜ ਸਾਹਣੀ ਆਪਣੀ ਕਿਤਾਬ, 
“ਯਾਦਾਂ ਦੇ ਯਰੌਖੇ ਚੋ" ਵਿਚ ਲਿਖਦਾ ਹੈ ਕਿ, "ਜਦ 
ਮੈਂ ਰਵਿੰਦਰ ਨਾਥ ਟੈਗੋਰ ਨੂੰ ਦੱਸਿਆ ਕਿ ਮੈ” ਪੰਜਾਬੀ 
ਨਹੀਂ ਸਗੋ ਹਿੰਦੀ 'ਚ ਲਿਖਦਾ ਹਾਂ ਤਾਂ ਉਹਨਾਂ ਪੁਛਿਆ 
ਕਿ ਪੰਜਾਬੀ 'ਚ ਕਿਉ” ਨਹੀ ਲਿਖਦੈ ? ਤਾਂ ਮੈਂ ਜੁਆਬ 
ਦਿੱਤਾ ਕਿ, 'ਪੰਜਾਬੀ ਬੜੀ ਪੱਛੜੀ ਤੇ ਖਰ੍ਹਵੀ ਜ਼ਬਾਨ ਹੈ । 
ਇਹਨੂੰ ਕਿਤੇ ਕਿਨ੍ਹੇ ਕੁ ਲੋਕ ਪੜ੍ਹਦੇ ਹਨ ? ਜਦੋ ਕਿ 
ਹਿੰਦੀ ਨੂੰ ਸਾਰਾ ਹਿੰਦੋਸਤਾਨ ਪੜ੍ਹਦੇ ।' ਤਾਂ ਟੈਗੌਰ ਨੇ 
ਕਿਹ' ਕਿ, "ਜਿਸ ਜ਼ਬਾਨ 'ਚ ਗੁਰੂ ਨਾਨਕ ਵਰਗੇ 
ਬੋਦਿਆਂ ਲਿਖਿਆ ਰੋਵੇ, ਉਹ ਜ਼ਬਾਨ _ਪੱਛੜੀ ਜਾਂ 
ਖਰ੍ਹਵੀ ਕਿਵੇ" ਹੋ ਸਕਦੀ ਹੈ ? ਤੇ ਜਿਥੋਂ ਤਕ ਘੱਟ ਜਾਂ 
ਜ਼ਿਆਦਾ ਪੜ੍ਹਨ ਦਾ ਮਸਲਾ ਹੈ, ਮੈ" ਖੁਦ ਬੰਗਾਲੀ 'ਚ 
ਲਿਖਦਾ ਹਾਂ ਤੇ ਮੈਨੂੰ ਸਾਰਾ ਸੰਸਾਰ ਪੜ੍ਹਦੇ ।'' ਟੈਗੋਰ 
ਵਾਂਗ ਰਸੂਲ ਹਮਜ਼ਾਤੋਵ ਵੀ ''ਮੇਰਾ ਦਾਗਿਸਤਾਨ' 'ਚ 
ਇਸ ਗੱਲ ਦੀ ਪ੍ਰੋੜਤਾ ਕਰਦੇ ਕਿ ਜ਼ਬਾਨ ਘਟੀਆ ਜਾਂ 
ਵਧੀਆ ਨਹੀਂ ਹੁੰਦੀ ਤੇ ਗੱਲ ਸਾਰੀ ਵਿਚਾਰਾਂ ਤੇ 
ਲਿਖਤ ਦੀ ਹੈ । ਪਾਠਕ ਫਿਰ ਆਪ ਪੌਦਾ ਹੁੰਦੇ ਹਨ । 

ਮੋਰਾ ਇਕ ਹਿੰਦੂ ਲਿਖਾਰੀ ਦੋਸਤ ਪਿੱਛੇ ਜਹੇ ਮੈਨੂੰ 
ਦੱਸ ਰਿਹਾ ਸੀ ਕਿ, “ਮੈ” ਇਕ ਦਿਨ ਸਥਾਨਿਕ ਮੰਦਰ 
ਵਾਲਿਆਂ ਦੀ ਕਮੇਟੀ ਕੌਲ ਗਿਆ ਕਿ ਜੇਕਰ ਉਹ 
ਆਗਿਆ ਦੇਣ ਤਾਂ ਮੈੱ' ਮੁਫਤ 'ਚ ਹਰ ਹਫਤੇ ਦੋ ਵਾਰੀ 
26 


ਜਦ ਵੀ ਉਹ ਕਹਿਣ ਪੰਜਾਬੀ ਪੜ੍ਹਾਉਣ ਲਈ ਤਿਆਰ 


ਹਾਂ ।` ਦੋਸਤ ਨੇ ਦੱਸਿਆ ਕਿ; ਮੰਦਰ ਵਾਲਿਆਂ ਮੈਨੂੰ 
ਆਗਿਆ ਤਾਂ ਕੀ ਦੇਣੀ ਸੀ, ਸਗੋ” ਮੰਨੂੰ ਸਿੱਖਾਂ ਦਾ 
ਟਾਉਟ ਕਰਾਰ ਦੇ ਕੇ ਉਥੋ' ਤੁਰਦਾ ਕੀਤਾ ।”' 
''ਅਖੰਤੀ-ਪੰਜਾਬੀ-ਹਿੰਦੂ ਪੰਜਾਬੀ ਜ਼ਬਾਨ ਤੋਂ 
ਤਰਬਕਦੇ ਹਨ । ਸਾਡੇ ਬਹੁਤ ਸਾਰੇ ਸਿੱਖ _ਭਾਈ ਪੰਜਾਬੀ 
ਜ਼ਬਾਨ ਨੂੰ ਸਿਰਫ ਗੁਰਦੁਆਰਿਆਂ ਤੱਕ ਹੀ ਸੀਮਤ ਰੱਖਣਾਂ 


ਚਾਹੁੰਦੇ ਹਨ । ਪੰਜਾਬੀ ਦੀ ਬਦਕਿਸਮਤੀ 'ਚ _ਲਚਰ 


ਲਿਖਣ ਵਾਲੋਂ ਹੋਰ ਵਾਧਾ ਕਰ ਰਹੇ ਹਨ । ਲਚਰ ਗਾਣੇ 
ਲਿਖ ਤੇ ਸੁਣ ਕੌ ਕਈ ਪੰਜਾਬੀ ਬੜੀਆਂ ਪੈਲਾਂ ਪਾਉਂਦੇ 
ਹਨ । ਪੰਜਾਬੀ ਦਾ ਪਰਚਾ ਖ੍ਰੀਦਣਾ ਜਾਂ ਪੰਜਾਬੀ ਦੀ 
ਕਿਤਾਬ ਪੜ੍ਹਣਾ, ਉਹਨਾਂ ਦੇ ਰੁਤਬਿਆਂ ਨੂੰ `_ਬੌਣਿਆ 
ਕਰਦਾ ਹੈ । ਵਲੌਤ 'ਚ ਬਹੁਤੇ ਪੰਜਾਬੀ, ਇਸ ਕਰਕੇ ਵੀ 
ਪੰਜ'ਬੀ 'ਚ ਗੱਲ ਨਹੀ ਕਰਦੇ ਕਿ _ਉਹ ਪੰਜਾਬੀ ਨੂੰ 
ਇਕ ਜੌਗਲੀ ਤੇ ਵਾਹਿਯਾਤ ਜ਼ਬਾਨ ਸਮਝਦੇ ਹਨ । 

ਸਾਡੇ ਟੀ. ਵੀ. ਅਤੇ `ਰੇਡੀਓ ਜਾਂ ਤਾਂ ਸਾਡੇ 
ਪ੍ਰਗਰਾਮਾਂ 'ਚ ਹਿੰਦੀ 'ਚ ਗੱਲ ਕਰਦੇ ਹਨ ਤੇ ਜਾਂ 
ਉਰਦੂ 'ਚ । ਜਦੋ ਕਿ ਇਥੋਂ ਆਏ ਪ੍ਰਵਾਸੀਆਂ ਚੋ” 
ਉਰਦੂ ਅਤੇ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਪਾਂਸਕੂ 
ਦੇ ਬਰਾਬਰ ਵੀ ਨਹੀ । ਲੋੜ ਇਸ ਗੱਲ ਦੀ ਵੀ ਹੈ ਕਿ 
ਟੀ. ਵੀ. ਅਤੇ ਰੇਡੀਓ ਵਾਲਿਆਂ ਤੇ ਦਬਾਅ ਪਾਇਆ 
ਜਾਵੇ ਕਿ ਉਹ ਸਰਵੇਖਣ ਕਰਕੇ ਵੇਖਣ ਕਿ ਜ਼ਿਆਦਾ 
ਪ੍ਰਵਾਸੀ ਕੇਹੜੀ ਬੋਲੀ ਬੋਲਦੇ ਹਨ । ਚਾਹੇ ਉਹ ਸਿੱਖ, 
ਹਿੰਦੂ ਮੁਸਲਮਾਨ ਜਾਂ ਕੁਛ ਵੀ ਆਪਣੇ ਆਪ ਨੂੰ 
ਕਹਾਉਂਦੇ ਹੋਣ । ਤੇ ਫਿਰ ਓਸੇ ਜ਼ਬਾਨ 'ਚ ਹੀ ਪ੍ਰੋਗਰਾਮ 
ਦਿੱਤੇ ਜਾਣ । 

'ਅਖੰਤੀ-ਪੰਜਾਬੀ-ਹਿੰਦੂਆਂ' ਨੂੰ ਮੇਰਾ ਇਹ ਵੀ 
ਸੁਆਲ ਹੈ ਕਿ ਜੇਕਰ ਉਹ ਐਨੇ ਜ਼ਿਆਦਾ ਹੀ ਹਿੰਮਤੀ 
ਹਨ ਤਾਂ ਅਜੇ ਤਕ ਹਿੰਦੀ ਦਾ ਕੌਈ ਪਰਚਾ ਕਿਉ” ਨਹੀ” 
ਕਾਮਯਾਬ ਕੀਤੇ ? ਜਦੋ ਕਿ ਭਾਰਤ ਸਰਕਾਰ ਵੀ ਉਹਨਾਂ 
ਨੂੰ ਇਸ ਕੰਮ ਲਈ ਸਹਾਇਤਾ ਦੇਣ ਲਈ ਸਦਾ ਤਿਆਰ 
ਰਹਿੰਦੀ ਹੈ ਤੇ ਸਹਾਇਤਾ ਦੇ ਵੀ ਰਹੀ ਹੈ । ਇਹਨਾਂ 
ਵਿਚਾਰਿਆਂ ਤੋਂ” ਤਾਂ ਮੰਦਰਾਂ ਦਾ ਵੀ ਠੀਕ ਪ੍ਰਬੰਧ ਨਹੀ” 
ਹੁੰਦੈ । ਮੰਦਰ 'ਚ ਕਦੇ ਕਿਸੇ ਤਿਉਹਾਰ ਦਾ ਪ੍ਰੋਗਰਾਮ 
ਹੋਵੇ ਤਾਂ ਉਥੇ ਨਿਆਣੇ ''ਘੋੜ-ਕਬੱਡੀ' ਖੋਡ ਰਹੇਂ ਹੁੰਦੇ 
ਹਨ । ਕੁਛ ਬੀਬੀਆਂ ਲਿਪਸਟਿਕ ਤੇ ਸਾੜ੍ਹੀਆਂ ਸਜਾ ਕੇ 
ਇਕ ਪਾਸੇ ਬੈਠ, 'ਚਗਲਸੰਗ'' ਕਰ ਰਹੀਆਂ ਹੁੰਦੀਆਂ 
ਹਨ ! ਕੁਛ ''ਸ਼ਰਧਾਲਹ-ਅਧਖਤ'' ਢੋਲਕੀ ਤੇ ਛੈਣੇ ਖੜ- 
ਕਾਉੱਦੀਆਂ, 'ਕ੍ਰਿਸ਼ਨ ਮੁਰਾਰੀ,ਗਿਰਧਰ ਗੋਪਾਲ ਦੇ ਕੌਨ 
ਦੀ ਮੈਲ ਕੱਢਣ ਤਕ _ਚੀਖ-ਚਿਹਾੜਾ ਪਾ _ਰਹੀਆਂ 
ਹੁੰਦੀਆਂ ਹਨ । ਮਹਾਸ਼ਾ ਲੋਕ, ਨਿਆਣਿਆਂ ਅਤੇ ਬੀਬੀਆਂ 


ਸਿ. 
ਰ੍ 'ਆ,-- 
, ) ਕੰਠ _ ਦੈ 


`ਚ ਡੱਬ-ਖੜੱਬ ਜਹੇ ਪਾਉ'ਦੇ ਚਗਲੀਆਂ ਜਾਂ ਹੱਥ ਤੋ 
ਹੱਥ ਮਾਰ ਕੇ ਭਜਨ ਗਾ ਰਹੇ ਹੁੰਦੇ ਹਨ । ਮੰਦਰ ਦਾ 
ਇਕੋ ਹੀ ਛੋਟਾ ਜਿਹਾ ਦਰਵਾਜ਼ਾ ਖੋਲ੍ਹਿਆ ਜਾਂਦੇ ਤੇ 
ਦੂਜੇ ਪਾਸੋ ਦਾ ਜਿੰਦਰਾ ਠੌਕ ਕੇ ਬੈਦ ਕੀਤਾ ਹੁੰਦੈ । 
ਪਤਾ ਨਹੀ ਅੰਦਰ ਕੀ ਹਾਈਡਰੋਜਨ ਬੇਬ ਰੱਖਿਆ 
ਹੋਇਐ, ਜੇਹੜਾ ਕਿ ਭਗਤ ਲੌਕ ਚੁੱਕ ਕੋ ਲੈ ਜਾਣਗੇ । 
ਇਕੋ ਛੋਟੇ ਜਹੇ ਖੁਲੇ ਦਰਵਾਜ਼ੇ 'ਚ, ਦਰਵਾਜ਼ੇ ਤੇ ਬਾਹਰ 
ਤੱ ਬਾਹਰਲੀ ਗਲੀ ਤਕ ਜੁੱਤੀਆਂ ਦੇ ਢੇਰ, ਇਸ ਤਰ੍ਹਾਂ 
ਪਏ ਹੌਦੇ ਹਨ ਜਿਵੇਂ ਕੁੱਕੜਾਂ ਗੌਹਾ ਖਲਾਰਿਆ ਹੈਦੈ । 
ਜੁੱਤੀਆਂ ਦੇ ਵਿਚ ਹੀ ਬੱਚੇ ਉਲੱਟੀਆਂ ਕਰ ਰਹੇ ਹਨ । 
ਧੱਕਮ ਧੱਕਾ, ਚੂੰਡੀ-ਚਪਟੀ ਤੇ ਨਿਆਣਿਆਂ ਦੇ ਚੀਖ- 
ਚਿਹਾੜੇ 'ਚ ਜੇਕਰ ਜੁੱਤੀ ਦਾ ਇਕ ਪੈਰ ਲੱਭ ਪਿਆ ਹੈ 
ਤਾਂ ਦੂਜੇ ਦਾ ਕੋਈ ਪਤਾ ਨਹੀ , ਕਿਧਰ ਹੈ । ਦੋਵੇ" ਪੈਰ 
ਲੱਭਣ ਨੂੰ ਘੱਟੋ-ਘੱਟ ਪੰਜਤਾਲੀ ਮਿੰਟ ਜਾਂ ਘੰਟਾ ਤਾਂ 
ਲੱਗੇਗਾ ਹੀ । ਮਜ਼ੇਦਾਰ ਗੱਲ ਤਾਂ ਇਹ ਹੈ ਕਿ ਜੇਕਰ 
ਦੀਵਾਲੀ ਦਾ ਤਿਉਹਾਰ ਮਨਾਇਆ ਜਾ _ਰਿਹ' ਹੈ ਤਾਂ 
ਭਜਨ 'ਗਿਰਧਰ ਗੋਪਾਲ" ਦੇ ਗਾਏ ਜਾ ਰਹੋ ਹਨ । 
ਰਾਮਚੰਦਰ ਦ। ਉਥੇ ਭੁੱਲ ਚੁੱਕ ਵੀ ਨਾਮ ਨਹੀ ਲਿਆ 
ਜਾਂਦੇ । ਹਾਂ, ਕੁਛ ਦੱਖਣ ਤੋ ਆਏ ਭਾਰਤੀ. ਬਾਲਾ 
ਜੀ" ਦੇ ਭਜਨ ਗਾਉੱਦੇ ਜ਼ਰੂਰ ਸੁਣੇ ਜਾ ਸਕਦੇ ਹਨ । 
ਹਿੰਦੋਸਤਾਨੀਆਂ ਦੇ ਇਸ ਵੱਡੇ ਤਿਉਹਾਰ ਬਾਰੇ ਜਾਨਣ 
ਲਈ ਆਏ ਗੋਰੇ, ਗੋਰੀਆਂ ਦੇ ਤਾਂ ਕੀ ਪੱਲੇ ਪੈਣਾ, ਖੁੱਦ 
ਹਿੰਦੋਸਤਾਨੀਆਂ ਦੇ ਵੀ ਕੁਛ ਪੱਲੋਂ ਨਹੀ ਪੈ ਸਕਦੈ ਕਿ 
ਇਹ ਕੀ ਗੁੱਗਲ ਧੁੱਖ ਰਹੀ ਹੈ । ਸੰਘ ਦੇ ਨਾਂ ਤਕ, 
ਮੰਦਰ ਮੂਰਤੀਆਂ ਨਾਲ ਭਰੇ ਪਏ ਹਨ । ਕਈ ਵਾਰ 
ਕਈ ਸੁਆਮੀ ਵੀ ਆਉਂਦੇ ਹਨ ਜੋ ਔਰਤ ਜ਼ਾਤ ਦਾ 
ਪ੍ਰਛਾਵਾਂ ਤਾਂ ਕੀ, ਔਰਤਾਂ ਨੂੰ ਦੇਖਣਾ ਤਕ ਨਹੀ' ਚਾਹੁੰਦੇ । 
ਇਹ ਤਾਂ ਇਹੋ ਜੋਹੇ ਪਾਖੰਡੀਆਂ ਦੇ ਭਗਤ ਜਾਨਣ ਜਾਂ 
ਉਹ ਖੁੱਦ ਆਪ ਸੁਆਮੀ ਕਿ ਉਹ ਪੈਦਾ ਔਰਤ ਦੇ ਪ੍ਰੋਟੋ' 
ਹੋਏ ਸਨ ਜਾਂ ਮੈਲ ਦੇ ਪੂਤਲੇ ਤੋਂ । ਕਈ ਵਾਰ ਇਹ 
ਸੁਆਮੀ ਮੂੰਹ ਚੋ ਲਿੰਗਮ ਕੱਢਣ ਅਤੇ ਭਬੂਤੀਆਂ ਨਾਲ 
ਭਗਤਾਂ ਨੂੰ ਅਰੋਗ ਕਰਨ ਦੇ ਪਖੰਡ ਵੀ ਕਰਦੇ ਹਨ । 
ਢੰਗ ਅਤੈ ਪਾਖੰਡ ਦਾ ਖੁਲ੍ਹਾ ਸ਼ਰੇਆਮ ਗਿੱਧਾ ਪੈਦਾ, 
ਇਹਨਾਂ ''ਅਖੌਤੀ-ਪੰਜਾਬੀ-ਹਿੰਦੂਆਂ ਦੇ ਮੰਦਰਾਂ `ਚ 
ਆਮ ਦੇਖਿਆ ਜਾ ਸਕਦੈ । ਘੜੰਮ-ਚੌਧਰ ਤੇ ਗੋਲਕ 
ਤੋਂ ਜੁੱਤੀਆਂ ਚਲਾਉਣ 'ਚ ਗੁਰਦੁਆਰਿਆਂ ਦੇ ਚੌਧਰੀਆਂ 
ਵਾਂਗ ਇਹ ਵੀ ਪਿੱਛੋ ਨਹੀ' ਹਨ । 

ਵਲੰਤ ਦੀ ਪਨੀਰੀ ਜੌ ਇਹਨਾਂ ਮੰਦਰਾਂ 'ਚ ਜਾਂਦੀ 
ਹੈ, ਉਹਨਾਂ ਨੂੰ ਕੁਛ ਦੱਸਣ ਲਈ ਉਥੇ ਕੋਈ ਨਹੀਂ' ਹੈ । 
ਉਹਨਾਂ ਦੇ ਸਿੱਖਣ ਲਈ ਵੀ ਉਥੇ ਕੁਝ ਨਹੀ” ਹੈ । 
ਬੱਚਿਆਂ ਨੂੰ ਅਗਰ ਗਾ ਹੋ ਰਹੇ ਭਜਨਾਂ ਬਾਰੇ ਪੁਛਿਆ 


14. 
ਕਾ 
ਵਾਂ, 


ਜਾਵੇ ਤਾਂ ਉਹ ਅੰਗਰੇਜ਼ੀ ਦਾ ਹੀ ਜੁਆਬ ਦਿੰਦੇ ਹਨ 
ਕਿ. "ਇਹ ਤਾਂ 'ਇੰਡੀਅਨ ਟੋਪ-ਔਫ ਦੀ ਪੱਪ' ਗਾਇਆ 
ਜਾਂ ਰਿਹੈ । ਗੱਲਾਂ ਤਾਂ ਇਹ ''ਅਖੌਤੀ-ਪੰਜਾਬੀ-ਹਿੰਦੂ”' 
ਸੰਸਕ੍ਰਿਤ ਦੇ ਸ਼ਲੌਕਾਂ ਦੀਆਂ ਕਰਦੇ ਹਨ । ਪਰ ਆਪ 
ਠੀਕ ਹਿੰਦੀ ਵੀ ਬੋਲਣੀ ਨਹੀ ਆਉਦੀ । ਹਿੰਦੀ 
ਬੋਲਦਿਆਂ ''ਬਾਜ਼ੇ ਵੇਲੇ'' ਸ਼ਬਦ ਬਰਸਾਤ ਨੂੰ ਉੱਗ 
ਰਹੀਆਂ ਖੁੰਭਾਂ ਵਾਂਗ ਨਿਕਲ ਨਿਕਲ ਹਾਸਰਸ ਪੈਂਦਾ 
ਕਰਦੈ ਤੇ ਮੱਛੀ ਦੇ ਕੌਡੇ ਵਾਂਗ ਬਾਰ ਬਾਰ ਅੱਖੜਦਾ ਹੈ । 
ਜਿਸ ਤਰ੍ਹਾਂ ਇਥੇ ਆਏ ਬਹੁਤੇ ਪ੍ਰਵਾਸੀ ਆਪਣੇ 
ਆਪ ਨੂੰ ਮੂਰਖਤਾ ਦੀ ਹੱਦ ਤਕ ਕਾਲੇ ਅੰਗਰੇਜ਼ ਬਨਾਉਣ 
`ਚ ਅਸਫਲ ਅਤੇ ਫ਼ਜ਼ਲ ਕੋਸ਼ਿਸ਼ ਕਰ ਰਹੇ ਹਨ; ਉਸੇ 
ਤਰ੍ਹਾਂ ਹੀ ਇਹ ''ਅਖੌਤੀ-ਪੰਜਾਬੀ-ਹਿੰਦੂ” ਆਪਣੇ ਆਪ ਨੂੰ 
ਤੇ ਅਗਾਂਹ ਔਲਾਦ ਨੂੰ ' ਪੰਜਾਬੀ-ਮਾਂ-ਬਲੀ' ਨੂੰ ਮਾਂ ਨਾਂ 
ਮੰਨ ਕੇ, ਹਿੰਦੀ ਦਾ ਠੇਕਾ ਲੌਣ ਦੀ ਕੋਸ਼ਿਸ਼ ਕਰ ਰਹੇ 
ਹਨ । ਇਹਦੇ 'ਚ ਕੋਈ ਲੁਕ ਲਕਾ ਨਹੀ ਕਿ ਨਾ ਤਾਂ 
ਅਸੀਂ ਪੰਜਾਬੀ ਲੌਕ ਕਦੇ 'ਪੂਰੇ ਅੰਗਰੇਜ਼" ਤੇ ਨਾਂ ਹੀ 
“ਪੂਰੇ ਹਿੰਦੀ ਦੇ ਝੰਡਾ ਬਰਦਾਰ ਬਨਣ 'ਚ ਸਫਲ ਹੋ 
ਹੋ ਸਕਾਂਗੇ । ਮਾਂ ਨੂੰ ਮਾਂ ਨਾ ਮੰਨਣ ਤੇ ਮਾਂ ਦਾ ਰੁਤਬਾ 

ਕਦੇ ਘੱਟ ਨਹੀ" ਸਕਦੈ । 
ਹਰੀਸ਼ ਮਲਹੋਤਰਾ ਬਰਮਿੰਘਮ 

੨ 


ਮਜ਼ਹਬ ਤੇ ਅਤਵਾਦ 
'ਜੋਰਨਬਰਦਰ' ਕਹਿੰਦਾ--''ਲਿਵਰਪੂਲ `ਚ ਚਰਚ ਦੀ 
ਲੌਕਾਂ ਤੇ ਪਕੜ ਬੜੀ ਤੇਜ਼ੀ ਨਾਲ ਢਿਲੀ ਹੋਈ ਏ ।' 
ਤੇ ਇਸ ਦਾ ਕਾਰਨ ਬਿਆਨ ਕਰਦਾ ਲਿਖਦਾ--ਲਿਵਰ- 
ਪੂਲ 'ਚ ਵੱਸਦੇ ਵਰਕਿੰਗ ਕਲਾਸ ਦੇ ਬੱਚੇ ਬਹੁਤ ਗਿਣਤੀ 
`ਚ ਪੜ੍ਹਨ ਲਗ ਪੈ ਨੇ, ਗੈ੍‌ ਮਰ ਪਾਸ ਕਰਦਿਆਂ ਕਰਦਿਆਂ 
ਓਹ ਓਸ ਕਲਚਰ 'ਚ` ਜਿਸਦਾ ਚਰਚ ਇਕ ਹਿੱਸਾ ਹੈ 
ਅਪਣੇ ਆਪ ਨੂੰ ਬੇਵਾਸਤਾ ਮਹਿਸੂਸ ਕਰਨ ਲਗ ਪੈਦੇ 
ਤੇ ਕਿਓ'ਕਿ ਓਹ ਚਰਚ ਦੀ ਪ੍ਰਥਾ ਤੋਂ _ਸਿਰਫ ਬੇਵਾਸਤਾ 
ਚੌਦੇ ਹਨ ਟੁੱਟਦੇ ਨਹੀ ਇਕ ਨਵੇ' ਚਰਚ ਦੀ ਲੌੜ 
ਮਹਿਸ਼ੂਸ ਕਰਦੇ ਹਨ ਤੇ ਏਹ ਨਵਾਂ ਚਰਚ ਓਹਨਾਂ ਨੂੰ 
ਉਹਨਾਂ-ਦੀ ਪੜ੍ਹਾਈ ਚੋ" ਮਿਲ ਜਾਂਦਾ ਹੈ--ਸਕੂਲ ਕਾਲਜ 
ਉਹਨਾਂ ਨੂੰ ਨਵਾਂ ਚਰਚ ਮੁਹਈਆ ਕਰਦਾ । 

ਮੇਰੇ ਖਿਆਲ 'ਚ ਉਤਨੀ ਗੱਲ ਦਾ ਇਕ ਹਿੱਸਾ 
ਸਾਡੇ ਦੇਸ਼ ਦੇ ਵੀ ਲਾਗ੍ਰ ਹੁੰਦਾ--ਆਜ਼ਾਦੀ ਦੇ ਬਾਦ 
ਵਿਦਿਆ ਦਾ ਪਾਸਾਰ ਹੋਇਆ ਤੇ ਇਸ ਪਸਾਰ ਨੇ 
ਵਿਦਿਆਰਥੀਆਂ ਨੂੰ 'ਚਰਚ' ਨਾਲ ਬੇਵਾਸਤਾ ਕੀਤਾ ਤੇ 
ਓਹਨਾਂ ਵੀ ਲਿਵਰਪੂਲ ਦੇ ਵਿਦਿਆਰਥੀਆਂ ਦੀ ਤਰ੍ਹਾਂ 

2 


'ਨਵੇ' ਚਰਚ' ਦੀ ਲੌੜ ਮਹਿਸੂਸ ਕੀਤੀ ਹੈ ਪਰ ਸਾਡੇ 
ਸਕਲ ਕਾਲਜ ਏਹ ਲੌੜ ਪੂਰੀ ਕਰਨ _'ਚ ਅਸਮਰੱਥ 
ਸਾਬਤ ਹੋਏ ਹਨ--ਕਿਓ'ਕਿ ਸਾਡੀ ਵਿਦਿਆ ਪਰਨਾਲੀ 
ਪਹਿਲਾਂ ਵਾਂਗ ਹੀ ਕਾਲੌਨੀਅਲ ਹੈ । ਸੌ ਇਸ ਤਰ੍ਹਾਂ 
ਵਿਦਿਆਰਥੀਆਂ (ਤੇ ਅਠਵੀ” ਦਸਵੀ' ਪਾਸ ਕਰਕੇ 
ਨੌਕਰੀਆਂ ਕਰਦੇ ਜਾਂ ਨੌਕਰੀਆਂ ਲੱਭਦੇ) ਨੌਜਵਾਨ 'ਚ 
ਇਮੋਚਨਲ ਤੇ ਇਨਟਲੌਚੂਅਲ ਖੱਪਾ ਪੈਦਾ ਹੋ ਗਿਆ ਤੇ 
ਇਸ ਖੱਪੋ ਨੂੰ ਭਰਨ ਲਈ ਓਹਨਾਂ ਨੂੰ ਅਤਵਾਦ ਸਾਹਮਣੇ 
ਨਜ਼ਰ ਆਇਆ ਕਿਓ” ਅਤਵਾਦ ਦਾ ਏਮਜ਼ 'ਕੁਛ ਕਰ 
ਗੁਜ਼ਰਨ” ਵਾਲਾ ਇਮਜ਼ ਹੈ ਸੋ _ਅਤਵਾਦ ਨੌਜਵਾਨਾਂ 
ਲਈ ''ਨਵਾਂ ਚਰਚ ਬਣ ਨਿਤਰਿਆ । ਅਤਵਾਦ ਦੇ 
ਅਪਣੇ ਲੌਜਕ, ਤੇ ਨੌਜੁਵਾਨਾਂ ਦੀ ਇਸ ਮਗਰ ਲਾਮਬੈਦੀ 
ਕਾਰਨ ਇਸ ਦਾ ਖਾਸਾ ਸਿਆਸੀ ਬਣ ਜਾਂਦਾ ਹੈ-- 
ਅਤਵਾਦ ਇਕ ਤਗੜੀ ਪੌਲੀਟੀਕਲ ਫੌਰਸ ਦੀ ਸ਼ਕਲ 
.ਇਖਤਾਰ ਕਰ ਲੈਦਾ ਹੈ । ਤੇ ਜੇ ਮਜ਼ਹਬੀ-ਮਾਰਕਿਟ 
(ਮਾਰਕਿਟ ਦਾ ਅਰਥ ਨਰੋਲ ਮਾਰਕਿਟ ਲਿਆ ਜਾਏ 
ਕਿਓ'ਕਿ 'ਪੀਟਰ ਬਰਗਰ' ਲਿਖਦਾ ਕਿ ਹਰ ਮਜ਼ਹਬ ਦੀ 
ਅਪਣੇ ਪੋਰੋਕਾਰਾਂ ਤੇ ਮਨੌਪਲੀ ਟੁੱਟ ਗਈ ਹੈ ਤੇ ਹਰ 


ਮਜ਼ਹਬ ਦੇ ਸੈਕਟ ਪੈਦਾ ਹੋ ਚੁਕੇ ਹਨ, ਜਿਹਨਾਂ ਦਾ ਆਪੌਚੇ 


ਸਖਤ ਮੁਕਾਬਲਾ ਹੈ ਤੇ ਹਰ ਮਜ਼ਹਬ ਤੇ ਸੈਕਟ. ਨੂੰ ਹੁਣ 
'ਸੈਲ' ਕਰਨਾ ਪੈਂਦਾ ਹੈ । ਮਜ਼ਹਬ ਵੀ ਅਜ ਮਾਰਕਿਟ 
ਫੌਰਸ ਦੇ ਅਧੀਨ ਹੈ) ਇਸ ਦੀ ਸਰਦਾਰੀ ਕਾਇਮ ਹੋ 
ਜਾਏ ਤਾਂ ਏਹ ਉਸ ਇਸਟੋਬਲਿਸ਼ਮੈੱਟ ਨਾਲ ਜੋ ਮਜ਼ਹਬੀ 
ਲਿਬਾਸ 'ਚ ਅਪਣੇ ਆਪ ਨੂੰ ਲੌਕਾਂ ਸਾਮਣੇ ਪੇਸ਼ ਨਾ 
ਕਰਦੀ ਹੋਵੇ ਤੇ ਪ੍ਰਸੀਦ ਕਲਾਸ ਨੂੰ ਤਾਕਤ 'ਚ ਭਾਈਵਾਲ 
ਨਾ ਬਣਾਈ ਹੋਵੇ ਟੱਕਰ ਲਵੇਗੀ (ਇਰਾਨ) ਤੇ ਜੇ 
ਮਜ਼ਹਬੀ ਮਾਰਕੀਟ 'ਚ ਇਸ ਦੀ ਸਰਦਾਰੀ ਨਾ ਕਾਇਮ 
ਹੋਵੇ ਤਾਂ ਅਤਵਾਦ ਸਥਾਪਨਾ ਦਾ ਸਹਾਰਾ ਲਵੇਗੀ ਤੇ 
ਸਥਾਪਨਾ ਦੀ ਜੇ ਕਿਸੇ ਉਸ ਸਿਆਸੀ ਪਾਰਟੀ ਨਾਲ 
ਟੱਕਰ ਹੋਵੇ ਜਿਸ ਦੀਆਂ ਜੜਾਂ ਮਜ਼ਹਬ 'ਚ ਹੋਣ ਦਾ 
ਓਹ ਅਤਵਾਦ ਨੂੰ ਅਪਣਾ ਹੱਥ ਟੋਕਾ ਬਣਾ ਕੇ ਅਪਣੇ 
ਹਿਤਾਂ ਲਈ ਵਰਤਦੀ ਹੈ (ਪੰਜਾਬ) ਤੇ ਜੇ ਅਤਵਾਦ 
ਸਥਾਪਨਾ ਨਾਲ ਤਾਕਤ ਦੇ ਹਿੱਸੋਦਾਰ ਹੋਵੇ ਪ੍ਰਸੀਟ 
ਕਲਾਸ ਦੀ ਸਥਾਪਨਾ ਵਿਚ ਮੰਨੀ ਜਾਂਦੀ ਹੋਵੇ ਤਾਂ ਏਹ 
ਅਤਵਾਦ ਇਖਲਾਕੀ ਤੇ ਸਿਧਾਂਤਕ ਮੱਦਦ ਸਥਾਪਨਾ ਦੀ 
ਕਰਦਾ ਹੈ (ਜਮਾਤ-ਏ-ਇਸਲਾਮੀ ਪਾਕਿਸਤਾਨ 'ਚ) ਪਰ 
ਅਤਵਾਦ ਜੋ ਪੂਰੀ ਤਰ੍ਹਾਂ ਕਿਸੋ ਦੋਸ਼ 'ਚ ਸਤਾਧਾਰੀ ਹੋ 
ਜਾਣ 'ਚ ਓਹ ਦੇਸ਼ ਫਾਸਿਜ਼ਮ ਦਾ ਸ਼ਿਕਾਰ ਹੋ ਜਾਂਦਾ ਏ 
(ਇਰਾਨ) ਕਿਓ ਕਿ ਅਤਵਾਦ ਦਾ ਖਾਸਾ ਮਜ਼੍ਰਬੀ ਹੈ 
ਤੇ ਜੁੱਸਾ ਫਾਸਿਜ਼ਮ ਦੀ ਤਰ੍ਹਾਂ ਹੈ । ਏਹ ਵੀ ਫਾਸਿਜ਼ਮ ਦੀ 
ਤਰ੍ਹਾਂ `ਫੌਕਸ਼ਨ ਆਫ ਦੀ ਲੀਡਰ'' ਦੇ ਯਕੀਨ ਰਖਦਾ 
ਹੈ । ਇਸੇ ਲਈ ਇਨਟਰਨੰਸ਼ਨ ਫਾਈਨੈੱਸ ਇਸ ਨੂੰ 
28 


ਕੌਮਾਤਰੀ ਪੱਧਰ ਤੇ ਜਥੋਬੈਦ ਕਰ ਰਿਹਾ ਹੈ, 
ਅਤਵਾਦ ਤੇ _ਫਨੰਡਾਮੌਟਿਨਜ਼ਮ ਦਾ ਚੜ੍ਹਾ ਅ ਕੋਈ 
ਇਤਫਾਕੀਆ ਨਹੀ ਸਗੋ ਸਾਮਰਾਜ ਦੀ ਸੋਚੀ ਸਮਝੀ 
ਸ਼ਾਜਸ਼ ਹੈ । ਅਤਵਾਦੀ ਲੀਡਰ ਜ਼ਾਤੀ ਤੌਰ ਤੇ ਈਮਾਨ- 
ਦਾਰ ਤੇ ਮਿਸ਼ਨਰੀਜ਼ੀਲ ਵਾਲੇ ਹੁੰਦੇ ਸਨ ਇਸ ਲਈ 
ਆਪ ਲੋਕਸ਼ਰਧਾਲੂ ਬਣ ਕੇ _'ਮਰਨ ਕਰਨ' ਲਈ 
ਤਿਆਰ ਹੋ ਜਾਂਦੇ ਹਨ । ਇਹਨਾਂ ਲੀਡਰਾਂ ਦਾ ਇਕ ਇਕ 
ਬੋਲ ਸ਼ਰਧਾਲੂਆਂ ਲਈ ਰੱਬੀ ਹੁਕਮ ਦੀ ਤਰ੍ਹਾਂ ਹੁੰਦਾ ਹੈ 
ਤੇ ਸੋਚਣ ਦੀ ਥੋਹੜੀ ਬਹੁਤੀ ਸ਼ਕਤੀ ਵੀ ਜੇਹੜੀ ਏਹਨਾਂ 
ਕੌਲ ਹੁੰਦੀ ਹੈ ਗਵਾ ਕੇ ਏਹ ਲੋਕ ਮ੍ਰਰਖ ਤੇ ਹੁਲੜਬਾਜ਼ 
ਬਣ ਜਾਂਦੇ ਨੇ । ਹਿਟਲਰ ਨੂੰ ਏਹਨਾਂ ਮੂਰਖਾਂ ਤੇ ਹੁਲਤ- 
ਬਾਜ਼ਾਂ ਨੇ ਹੀ ਏਹਨਾਂ ਸ਼ਕਤੀਸ਼ਾਲੀ ਬਣਾਇਆ ਸੀ । 
ਤੀਜੇ ਸੰਸਾਰ 'ਚ ਸਜ਼ਹਬੀ ਅਤਵਾਦ ਦਾ ਇਸ 
ਤਰ੍ਹਾਂ ਉਠਣਾਂ ਇਸ ਸੰਸਾਰ ਵਿਚਲਾ ਵਿਦਿਆਕ ਢਾਂਚਾ 


ਹੈ ਜੌ ਕਿ ਕਾਲੋਨੀਅਲ ਹੈ ਤੇ ਇਸ ਨੂੰ ਇਸ ਲਈ 


ਬਦਲਿਆ ਜਾ ਰਿਹਾ ਕਿਉ'ਕਿ ਇਸ ਸੋਸਾਰ ਦਾ ਬਹੁਤਾ 
ਹਾਕਮ ਤਬਕਾ ਇੰਟਰਨੈਸ਼ਨ ਫਾਈਨੰ'ਸ਼ ਦਾ ਏਜੈਟ ਹੈ ਤੇ 
ਤੇ ਅਪਣੇ ਗਰੀਬ ਨੂੰ ਸਮਾਜਵਾਦ ਦੇ ਉਲਟ ਵਰਤਣ ਦੇ 
ਆਹਰ ਵਿਚ ਹੈ । ਤੀਜੇ ਸੰਸਾਰ (ਵਿਚਲੇ ਕਮਉਨਿਸਟਾਂ 
ਦੇਸ਼ਾਂ ਨੂੰ ਛਡ ਕੇ) 'ਚ ਇਕ ਸੌ ਸਤਾਰਾਂ ਕਰੋੜ ਤੋ ਉਤੇ 
ਓਹ ਲੋਕ ਹਨ ਜਿਹਨਾਂ ਨੂੰ 'ਬਹੁਤ-ਗਰੀਬ'' ਗਰਦਾਨਿਆ 
ਗਿਆ ਹੈ ਤੇ ਇਹਨਾਂ 'ਚ ਸੱਤਰ-ਕਰੋੜ ਡੈਸਟੀਚਉਟ 
ਹਨ (ਇੰਟਰਨੰਸ਼ਨ ਲੇਬਰ ਰੀਪੋਰਟ-1976) ਇਸ ਤੋ” 
ਪਹਿਲਾਂ ਕਿ ਏਹ ਗਰੀਬ ਚੋ ਬਹੁਤ ਵਡੀ ਤਾਕਤ ਹਨ 
ਅਪਣੇ ਹੱਕਾਂ ਲਈ ਅਪਣੇ ਦੇਸ਼ਾਂ ਦੇ ਲੋਟੂ ਹਾਕਮਾਂ 
ਵਿਰੁਧ ਉਠਣ ਤੇ ਅਪਣੇ ਹੱਕਾਂ (ਸਾਮਾਜਵਾਦ) ਲਈ 
ਘੋਲ ਕਰਨ ਇਹਨਾਂ ਨੂੰ ਅਤਵਾਦ ਦਾ ਸ਼ਿਕਾਰ ਬਣਾ ਕੇ 
ਇਹਨਾਂ ਦੇ ਹੱਕਾਂ ਵਿਰੁਧ ਵਰਤਣ ਦੀ ਹਾਕਮੀ ਸਾਜ਼ਸ਼ ਹੈ ! 
ਸਮਾਜਵਾਦ ਜੋ ਅੱਜ ਇਕ ਸ਼ਕਤੀ ਤੇ ਹਕੀਕਤ 
ਹੈ--ਨੂੰ ਠੱਲ ਪਾਣ ਲਈ ਇਸ ਤੋ ਚੰਗਾ ਹਥਿਆਰ 

ਕੇਹੜਾ ਹੋ ਸਕਦਾ ? 
ਸਰਦਾਰ ਬੱਸਰਾ 


ਕੁੱਝ ਵਿਚਾਰ 

ਪਛੜ ਰਿਹ' ਸਭਿਆਚਾਰਕ ਇਨਕਲ'ਬ 
ਪਿਛਲੇ ਕੁੱਝ ਅਰਸੇ ਵਿੱਚ ਗੁਰਨਾਮ ਸਿੰਘ (ਡਬਲ 

ਐ. ਏ. ਬੀ. ਐੱਡ ) ਦੇ ਕੁੱਝ ਲੇਖ ਅਤੇ ਪੱਤਰ ਭਾਰਤ _ 

ਵਿੱਚ ਵਿਚਰ ਰਹੇ ਜਾਤ ਪਾਤੀ ਅਡੰਬਰ ਅਤੇ ਸਮਾਜਕ 

ਵੰਡ ਪਰਨਾਲੀ ਬਾਰੋ ਸਮਤਾ, ਸੋਧ ਅਤੇ ਆਰਸੀ ਵਿੱਚ 

ਛਾਇਆ ਹੋਏ ਹਨ । ਉਸ ਨੇ ਇਹਨਾਂ ਲੱਖਾਂ ਵਿੱਚ ਮਸਲੇ 


੧ 
7੧੬੧੬; ,. 
001੫ 


“ਕਹ, "ਆ ਕਾ 


ਦੀ ਜੜ੍ਹ ਤਕ ਪਹੁੰਚਦਿਆਂ ਕਈ _ ਅਹਿਮ ਨੁਕਤੇ 
ਉਠਾਏ ਸਨ । 

ਉਮੀਦ ਸੀ ਸਾਡਾ ਬੌਧਕ ਅਤੇ ਸਿਆਸੀ ਵਰਗ 
ਇਹਨਾਂ ਨੁਕਤਿਆਂ ਦਾ ਭਰਪੂਰ ਨੋਟਿਸ ਲਵੇਗਾ ਅਤੇ 
ਇਸ ਬਾਰੇ ਗੈਭੀਰ ਚਰਚਾ ਛੋੜ ਕੇਂ ਮਸਲੇ ਦਾ ਹੱਲ 
__ਲੱਭਣ ਅਤੈ ਖੜੌਤਦੀ ਸਥਿੱਤੀ 'ਚੋ“ ਬਾਹਰ ਆਉਣ ਦਾ 
ਯਤਨ ਕਰੇਗਾ । ਘੱਟੋ ਘੱਟ ਅਗਾਂਹ-ਵਧੂ ਅਤੇ ਖੱਬੋ 
ਪੱਖੀ ਵਰਗ ਕੋਲੋ” ਤਾਂ ਇਸ ਬਾਰੇ ਪੂਰੀ ਉਮੀਦ ਸੀ । 
ਪਰ ਗੱਲ ਆਪਣੀਆਂ ਹੀ ਦੀਵਾਰਾਂ ਨਾਲ ਸਿਰ ਪੱਟਕਾਕੇ 
ਠੰਡੀ ਪੈ ਗਈ ਲੱਗਦੀ ਹੈ । ਤੇ ਇੱਕ ਵਾਰ ਇਹ ਗੱਲ 
ਫੋਰ ਸਿੱਧ ਹੋ ਗਈ ਹੈ ਕਿ ਸਾਡਾ ਬੌਧਿਕ ਅਤੇ ਸਿਆਸੀ 
ਵਰਗ ਇਸ ਮਸਲੇ ਨੂੰ ਕਿਵੇ ਵੀ ਗੈਭੀਰਤ' ਨਾਲ ਨਹੀ 
ਲੈ ਰਿਹਾ । ਜਿਵੇ ਨਹਿਰੂ ਦਾ ਵਿਚਾਰ ਸੀ ਕਿ ਦੇਸ਼ 
ਵਿੱਚ ਸੱਅਨਤੀਕਰਨ ਹੋ ਜਾਣ ਨਾਲ ਜ਼ਾਤ-ਪਾਤ ਅਤੇ 
ਧਰਮ-ਕਰਮ ਦੇ ਸਮਾਜਿਕ ਮਸਲੇ ਆਪੇ ਹੱਲ ਹੋ ਜਾਣਗੇ 
ਉਵੇ' ਹੀ ਇਸ ਵਰਗ ਦੇ ਲੌਕ ਸੋਚਦੇ ਹਨ ਕਿ ਸਭਿਆ- 
ਚਾਰਕ ਇਨਕਲਾਬ ਤੋ” ਬਿਨਾਂ ਹੀ ਆਰਥਿਕ ਇਨਕਲਾਬ 
ਇਹ ਸਾਰੇ ਮਸਲੇ _ ਆਪਣੇ ਆਪ ਹੀ ਹੱਲ ਕਰ 
ਦੇਵੇਗਾ । 

ਪਰ ਇਹ ਘੋੜੇ ਅੱਗੇ ਟਾਂਗਾ ਜੋੜਨ ਵਾਲੀ ਗੱਲ 
ਹੈ। ਆਰਥਿਕ ਇਨਕਲਾਬ ਤਾਂ ਹੀ ਆ ਸਕੇਗਾ ਜਦੋ” 
ਲੋਕ ਜੁੜ ਬਹਿਣਗੇ । ਤੇ ਉਹ ਤਾਂ ਹੀ ਜੁੜਨਗੇ ਜੇ ਉਹ 
ਸਭਿਆਚਾਰਕ ਤੌਰ 'ਤੇ ਬਰਾਬਰੀ ਦੀ ਪੱਧਰ ਉੱਤੇ ਆ 
ਖੜਨਗੇ । ਉਹਨਾਂ ਨੂੰ ਸਭਿਆਚਾਰਕ ਤੌਰ 'ਤੇ ਜੋੜਨ 
ਲਈ ਸਭਿਆਚਾਰਕ ਇਨਕਲਾਬ ਬਹੁਤ ਜ਼ਰੂਰੀ ਹੈ । 
ਪਰ ਸਾਡਾ ਅਖੌਤੀ ਬੁੱਧੀਜੀਵੀ ਅਤੇ ਸਿਆਸੀ ਵਰਗ 
ਇਸ ਗੱਲ ਵਲੋ” ਕਬੂਤਰ ਵਾਂਗ ਅੱਖਾਂ ਮੀਚਕੇ ਹੀ ਕੌਮ 
ਸਾਰ ਲੈਣਾ ਚਾਹੁੰਦੇ ਹਨ ਜੋ ਮਹਿਜ਼ ਖੁਸ਼ਫਹਿਮੀ 
ਹੀ ਹੈ । 

ਇਸੇ ਗੱਲੋ` ਹੀ ਗੁਰਨਾਮ ਸਿੰਘ ਨੇ ਸਾਡੇ ਅਖੌਤੀ 
ਮਾਰਕਸੀਆਂ ਨੂੰ ਆੜੇ ਹੱਥੀਂ ਲਿਆ ਹੈ ਦੋ ਜਾਇਜ਼ ਹੈ । 
ਪਰ ਇੱਥੋਂ ਮੈ ਗੁਰਨਾਮ ਸਿੰਘ ਨੂੰ ਇਸ ਗੱਲ ਜ਼ਰੂਰ 
ਸੁਚੇਤ ਕਰਨਾ ਚਾਹਾਂਗ' ਕਿ ਸਾਡੀ (ਤੇ ਖਾਸ ਕਰ ਕੇ 
ਦਲਤ ਵਰਗ) ਦੀ ਨਜਾਤ _ਮਾਕਸਵਾਦ ਤੇ ਕੇਵਲ 
ਮਾਰਕਸਵਾਦ ਵਿੱਚ ਹੀ ਹੈ । ਇਸ ਵੱਲੋ ਐਸੀ' ਕਿਵੇ 
ਵੀ ਮੁੱਖ ਨਹੀ ਫੇਰ ਸਕਦੇ । ਇਸ ਲਈ ਲੋੜ ਹੈ ਕਿ 
ਸੱਭਿਆਚਾਰਕ ਇਨਕਲਾਬ ਦੇ ਨਾਲ ਨਾਲ ਆਰਥਿਕ 
ਇਨਕਲਾਬ ਵੱਲ ਵੀ ਅਗਰਸਰ ਰਿਹ ਜਾਵੇ । ਇਸਦੀ 
ਪ੍ਰਾਪਤੀ ਲਈ ਲੌੜ ਹੈ ਕਿ ਸਾਡੇ ਦਲਿਤ-ਵਰਗ ਨੂੰ 
ਜਿਸਨੇ ਕਿ ਅੰਤ ਵਿੱਚ ਸਹੀ ਤੇ ਸੱਚਾ ਪ੍ਰੋਲਤਾਰੀ ਹੋਣਾ 
ਹੈ ਵੱਧ ਤੋਂ ਵੱਧ ਮਾਰਕਸਵਾਦ ਵੱਲ ਪ੍ਰੇਰਕੋ ਇਸ ਦੀ 


ਨ 2: 


੫ 


ਫੋਕਤ ਵਿੱਚ ਲਿਆਂਦ' ਜਾਵੇਂ ਤੇ ਫੇਰ ਆਪਣੇ ਬਹੁਤ- 
ਮੱਤ ਦੇ ਬਲਬ੍ਹਤੋ ਅਖੌਤੀ ਮਾਰਕਸੀਆਂ ਨੂੰ ਉਤਾਰ ਕੇ 
ਉਸਦੀ ਵਾਗ ਡੌਰ ਆਪ ਸੰਭਾਲੀ ਜਾਵੇ ਕਿਉਕਿ 
ਆਰਥਿਕ ਇਨਕਲਾਬ _ ਬਿਨਾਂ _ਕੱਲਾ ਸਭਿਆਚਾਰਕ 
ਇਨਕਲਾਬ ਵੀ ਕੋਈ ਅਰਥ ਨਹੀ” ਰੱਖੇਗਾ । ਇਸ 
ਗੱਲ ਵਿੱਚ ਗਰੀਬ ਵਰਗ ਦੇ ਬਰਾਹਮਣਾਂ ਬਾਣੀਆਂ ਅਤੇ 
ਜੱਟਾਂ ਦੀ ਭਿਆਲੀ ਵੀ ਪੁਅ ਈ ਜਾ ਸਕਦੀ ਹੈ ਕਿਉਕਿ 
ਦਲਤ ਵਰਗ ਦੇ ਬਹੁਤ ਲੋਕਾਂ ਵਾਂਗ ਉਹਨਾਂ ਨੂੰ ਵੀ 
ਆਰਥਿਕ ਇਨਕਲਾਬ ਦੀ ਜ਼ਰੂਰਤ ਹੈ, ਪਰ ਇੰਜ 
ਕਰਦਿਆਂ ਇੰਨਾ ਖਿਆਲ ਜ਼ਰੂਰ ਰੱਖਿਆ ਜਾਵੇ ਕਿ 
ਉਹ ਹੁਣ ਵਾਂਗ ਹਾਵੀ ਨਾ ਹੋਣ ਕਿਉ'ਕਿ ਉਹਨਾਂ ਲਈ 
ਸਭਿਆਚਾਰਕ ਇਨਕਲਾਬ ਦੀ ਦਹਿਲੀਜ਼ ਟੱਪਣੀ ਐਨੀ 
ਸਹਿਜ ਨਹੀਂ' ਹੋਵੇਗੀ । ਉਹਨਾਂ ਦੇ ਅੰਦਰ ਵੱਸੋ ਸਦੀਆਂ 
ਪੁਰਾਣੇ ਸੰਸਕਾਰ ਘੋੜੇ ਵਾਂਗ ਮਰਦਿਆਂ ਮਰਦਿਆਂ ਵੀ 
ਬਹੁਤ ਚਿਰ ਲਾ ਸਕਦੇ ਹਨ । 

(2) ਪੰਜਾਬ ਦੇ ਮਸਲੇ--ਪੰਜਾਬ ਦੇ ਅਕਾਲੀ 
ਦਲ ਅਤੇ ਕੋੱਦਰੀ ਸਰਕਾਰ ਦੇ ਨੁਮਾਇੰਦਿਆਂ ਵਿਚਕਾਰ 
ਹੁਣੇ ਹੁਣੇ ਹੀ ਪੰਜਾਬ ਦੇ ਮਸਲਿਆਂ ਸਬੋਧੀ ਗੱਲਬਾਤ ਦਾ 
ਦੌਰ ਹੋ ਕੇ ਹਟਿਆ ਹੈ । ਕੋਈ ਫੈਸਲਾ ਸਾਹਮਣੇ ਨਹੀ” 
ਆਇਆ । ਅਤੇ ਉਠ ਕਿਹੜੀ ਕਰਵਟ ਲੈ ਕੇ ਬੈਠਦਾ 
ਹੈ, ਕੋਈ ਕੁਝ ਨਹੀਂ ਕਹਿ ਸਕਦਾ । 

ਪਰ ਸੁਲਝਣ ਦੀ ਥਾਂ ਇਹ ਮਸਲਾ ਦਿਨੋ ਦਿਨ 
ਉਲਝਦਾ ਹੀ ਜਾਂਦਾ ਹੈ । ਦੋਵੇ' ਧਿਰਾਂ ਆਪੌ ਆਪਣੇ 
ਸਟੈੱਡ ਉੱਤੇ ਅੜੀਆਂ ਹੋਈਆਂ ਹਨ । ਆਪਣੇ ਆਪਣੇ 
ਸਟੈੱਡ ਤੋਂ ਕ੍ਰੱਝ ਥੱਲੋ ਉਤਰਨਾ ਦੋਵੇ ਧਿਰਾਂ ਨੂੰ ਆਪਣੀ 
ਆਪਣੀ ਹਾਰ ਦਿਖਾਈ ਦਿੰਦੀ ਹੈ । ਸੌ ਉਹ ਕਿਵੇ" ਵੀ 
ਆਪਣਾ ਸਟੈੱਡ ਛੱਡਣ ਨੂੰ ਤਿਆਰ ਨਹੀਂ । ਤੇ ਇਸੇ 


ਲਈ ਕੇਈ ਸਮਝੌਤਾ ਨਹੀਂ' ਹੋ ਰਿਹਾ । 


ਭਾਵੇ' ਅਕਾਲੀ ਖੁਦ ਵੀ ਦੋਗਲੀ ਨੀਤੀ ਉੱਤੇ 
ਚਲਦੇ ਹਨ, (ਜਦੋ ਆਪਣੀ ਸਰਕਾਰ ਹੋਵੇ ਤਾਂ ਜੰਨ- 
ਸੰਘੀਆਂ ਨੂੰ ਨਰਾਜ਼ ਕਰਨ ਦੇ ਡਰੋ“ ਉਹ ਇਹੋਂ ਜਿਹੇ 
ਮਸਲੇ ਨਹੀ" ਉਠਾਉੱ'ਦੇ, ਪਰ ਜਦੋਂ` ਕਾਂਗਰਸੀ ਸਰਕਾਰ 
ਹੋਵੇ ਤਾਂ ਉਹ ਇਹੋ ਜਿਹਾ ਵਾ-ਵੇਲਾ ਖੜ੍ਹਾ ਕਰ ਲੈਦੇ 
ਹਨ), ਪਰ ਇਸ ਸਾਰੀ ਸਿਥਿਤੀ ਲਈ ਮੁੱਖ ਤੌਰ `ਤੇ 
ਕੇਂਦਰ ਦੀ ਕਾਂਗਰਸ ਸਰਕਾਰ ਤੇ ਦੂਸਰੇ ਨੰਬਰ ਉੱਤੇ 
ਕਾਂਗਰਸ ਵਿਚਲੀ ਅਤੇ _ਕਾਂਗਰਸ _ਤੱ`_ ਬਾਹਰਲੀ 
ਹਿੰਦੂ ਫਿਰਕਾਪ੍ਰਸਤੀ ਜ਼ਿੰਮੇਵਾਰ ਹੈ । ਕਾਂਗਰਸ ਵਿਚਲੇ 
ਸਿੱਖ ਵੀ ਕੁੱਝ ਹੱਦ ਤੱਕ ਜ਼ਿੰਮੇਵਾਰ ਹਨ । 
ਅਕਸਰ ਕਿਹਾ ਜਾਂਦਾ ਹੈ ਕਿ ਸੌਤਾਲੀ ਤੱ 
ਪਹਿਲਾਂ ਇਹ ਸਿਥਿਤੀ ਨਹੀ” ਸੀ । ਸਾਰੇ ਹਿੰਦੂ, ਸਿੱਖ 
ਤੇ ਮੁਸਲਮਾਨ ਮਿਲ ਜੁਲਕੇ ਰਹਿੰਦੇ ਸਨ । ਪਰ ਉਸ 
29 


ਵੇਲੇ ਇਹ ਗੱਲ ਤਾਂ ਸੀ ਕਿਉਕਿ ਹਿੰਦੂ ਲੌਕ ਅਣਵੰਡੇ 
ਪੰਜ'ਬ ਵਿਚ ਕਾਫੀ ਗਿਣਤੀ ਵਿਚ ਸਨ । ਤੀਜੀ ਧਿਰ 
ਮੁਸਲਮਾਨ ਵੀ ਮੁਕਾਬਲੇ ਵਿਚ ਬੈਠੀ ਹੋਈ ਸੀ । ਇਸ 
ਲਈ ਕਿਸੇ ਦਾ ਵਿਰੌਧ ਕਰ ਸਕਣਾ ਮੁਸ਼ਕਲ ਸੀ । 
ਉੱਜ ਵੀ ਉਸ ਵੋਲੋਂ ਇ3 ਜਿਹੇ ਵਿਰੋਧ ਦੀ ਬਹੁਤੀ 
ਲੌੜ ਨਹੀ' ਸੀ ਕਿਉਕਿ ਉਸ ਵੇਲ ਸਿਆਸੀ ਅਤੇ 
ਆਰਥਿਕ ਹਿੱਤ ਇੰਜ ਨਹੀ ਸਨ_ ਟਕਰਾਉ'ਦੇ ਜਿਵੇ” 
ਵੰਡ ਤੋਂ ਬਾਅਦ ਟਕਰਾਉਣ ਲੱਗੇ ਹਨ । ਉਸ ਵੇਲੇ 
ਸਾਰੀ ਸਿਆਸੀ ਅਤੇ ਆਰਥਿਕ ਸ਼ਕਤੀ ਬਾਹਰੀ ਤਾਕਤ 

ਘਰ ਵੰਡ ਤੋਂ ਬਾਅਦ ਇਹ ਸਥਿਤੀ ਬਿਲਕੁਲ 
ਬਦਲ ਗਈ ਹੈ । ਮੁਸਲਮਾਨ ਪੰਜਾਬ ਛੱਡਕੇ ਪਾਕਿਸਤਾਨ 
ਜਾਂ ਚੁੱਕੇ ਹਨ । ਅਤੇ ਸਵਦੇਸ਼ੀ ਰਾਜ ਕਰਕੇ ਹੁਣ ਸਾਡੇ 
ਆਰਥਿਕ ਅਤੇ ਸਿਆਸੀ ਹਿੱਤ ਵੀ ਉਭਰ ਕੇਂ ਸਾਹਮਣੇ 
ਆ ਗਏ ਹਨ ਕਿਉਕਿ ਹੁਣ ਅਸੀ" ਇਹਨਾਂ ਗੱਲਾਂ ਵਿੱਚ 
ਖੁਦ ਭਾਈਵਾਲ ਬਣ ਗਏ ਹਾਂ ! 

ਪਰ ਕੋਈ ਇਕੱਲਾ ਦੁਕੱਲਾ ਆਦਮੀ ਇਹ ਹਿੱਤ 
ਸੁਰੱਖਿਤ ਨਹੀ" ਰੱਖ ਸਕਦਾ ਜਾਂ ਪ੍ਰਾਪਤ ਨਹੀਂ ਕਰ 
ਸਕਦਾ । ਇਸ ਲਈ ਗ੍ਰੱਟ-ਬੰਦੀਆਂ ਦੀ ਲੋੜ ਪੈਦੀ 
ਹੈ । ਪਰ ਭਾਰਤ ਵਰਗੇ ਧਰਮ-ਪ੍ਰਧਾਨ ਦੇਸ਼ ਵਿਚ ਇਹ 
ਗੁਟਬੰਧੀਆਂ ਧਰਮ ਦੇ ਨਾਂ ਉੱਤੇ ਬਹੁਤ ਹੀ ਸਹਿਜ 
ਨਾਲ ਪੌਦਾ _ਕੀਤੀਆਂ ਜਾ ਸਕਦੀਆਂ ਸਨ/ਹਨ । 
(ਅੱਗੋ ਇਹ ਜਾਤ, ਗੋਤ ਅਤੇ ਖਿੱਤਿਆਂ ਦੇ ਆਧਾਰ 
ਉੱਤੇ ਬਣ ਗਈਆਂ ਹਨ) । ਇਸ ਤਰ੍ਹਾਂ ਫਿਰਕ੍ਹ ਧੜੇ 
ਪੈਦਾ ਹੋ ਗਏ । ਭਾਵੇ" ਇਹਨਾਂ ਗੁਟ ਬੰਦੀਆਂ ਵਿੱਚ 
ਮੁੱਖ ਰੌਲ ਸਰਮਾਏਦਾਰੀ ਅਤੇ ਜਾਗੀਰਦਾਰੀ ਦਾ ਹੀ ਰੈ 
ਕਿਉਕਿ ਉਹਨਾਂ ਦੇ ਹੀ ਹਿੱਤ ਹੀ ਅਸਲ ਵਿੱਚ ਟਕਰਾ- 
ਉੱਦੇ ਹਨ, ਪਰ ਉਹਨਾਂ ਵੱਲੋ ਧਰਮ ਦੇ ਨਾਂ ਉੱਤੇ 
ਵਿਛਾਏ ਗਏ ਜਾਲ ਵਿੱਚ ਆਮ ਲੌਕ ਵੀ ਫਸ ਗਏ। 
ਜਿਹੜੇ ਕੁੱਝ ਸਾਂਝੇ ਜਿਹੇ ਵਿਚਾਰਾਂ ਦੇ ਲੌਕ ਸਨ ਉਹਨਾਂ 
ਵਿਚੋਂ ਬੁਰਜੁਆ ਰੁਚੀਆਂ ਵਾਲੇ ਕਾਂਗਰਸ ਵਰਗੀਆਂ 
ਸਰਮਾਏਦਾਰੀ ਪੱਖੀ ਪਾਰਟੀਆਂ ਵਿੱਚ ਵੜ ਗਏ ਤੇ 
ਅਗਾਂਹਵਧੂ ਰੂਚੀਆਂ ਵਾਲੇ ਮਾਰਕਸੀ ਪਾਰਟੀਆਂ ਵੱਲ 
ਝੁਕ ਗਏ । 

ਪਰ ਇਸ ਵਿੱਚ ਪਹਿਲ ਕਦਮੀ ਹਿੰਦੂ ਫਿਰਕਾ 
ਪ੍ਰਸਤੀ ਦੀ ਹੈ ਕਿਉਕਿ ਇਸਦੀ ਸਰਪ੍ਰਸੱਤ ਪਾਰਟੀ 
ਆਪਣੇ ਆਪ ਨੂੰ ਕਾਂਗਰਸ ਦਾ ਬਦਲ ਸਮਝਦੀ ਸੀ ਤੇ 
ਉਸ ਨੇ ਰਾਜਨੀਤਿਕ ਤਾਕਤ ਦੀ ਪ੍ਰਾਪਤੀ ਲਈ ਹਿੰਦੂ 
ਧਰਮ ਦੀ ਆੜ ਥੱਲੋਂ ਹਿੰਦੂ ਫਿਰਕਾ ਪ੍ਰਸਤੀ ਨੂੰ ਬਹੁਤ 
ਉਛਾਲਿਆ ਹੈ । ਉਸ ਨੇ ਆਪਣੇ ਹਿੱਤ ਪੂਰਨ ਲਈ 
ਪੰਜਾਬੀ ਸਭਿਆਚਾਰ ਅਤੇ ਬੋਲੀ ਨੂੰ ਵੀ ਕੁਰਬਾਨ ਕਰ 
30 


ਦੇਣ ਤੋਂ ਗੁਰੇਜ਼ ਨਹੀਂ ਕਰਿਆ ਕਿਉਕਿ ਪੰਜਾਬੀ _ 


ਸਭਿਆਚਾਰ ਦੀ ਸੁਰ ਹਿੰਦੂ ਸੰਸਕ੍ਰਿਤੀ ਵਾਲੇ ਸਭਿਆਚਾਰ 
ਤੱ ਕੁੱਝ ਨਿਰਾਲੀ ਹੈ । 

(ਇਹ ਸਭਿਆਚਾਰ ਦਰਾਵੜੀ_ ਆਰੀਆਈ ਤੇ 
ਹੋਰ ਕਈ ਤਰ੍ਹਾਂ ਦੇ ਬਾਹਰੀ ਸਭਿਆਚਾਰਾਂ ਦਾ ਚੰਗਾ 
ਮਿਲ ਗੌਭਾ ਹੈ ।) 

ਪਰ ਹਿੰਦੂ ਫਿਰਕਾ-ਪ੍ਰਸਤੀ ਦੇ ਹਾਣੀ ਹੋ ਜਾਣ 
ਅਤੇ ਆਪਣੇ ਆਪ ਦੇ ਥੱਲੋ ਲੱਗ ਜਾਣ ਦੇ ਡਰੋਂ 
ਸਿੱਖ-ਫਿਰਕਾ ਪ੍ਰਸਤੀ ਨੇ ਵੀ ਸਿਰ ਚੁੱਕ ਲਿਆ । 


ਉਹਨਾਂ ਦੀ ਆੜ ਵੀ ਧਾਰਮਿਕ ਹੀ ਸੀ ਕਿਉ'ਕਿ ਧਰਮ 


ਦੇ ਨਾਂ ਉੱਤੇ ਲੌਕਾਂ ਨੂੰ ਜਲਦੀ ਉਭਾਰਿਆ ਜਾਂ 
ਭੜਕਾਇਆ ਜਾ ਸਕਦਾ ਸੀ । ਉੱਜ ਵੀ ਸਿੱਖ` ਧਰਮ 
ਹਿੰਦੂ ਧਰਮ ਦੇ ਵਿਰੌਧ ਵਿਚੋ" ਹੀ ਪੈਦਾ ਹੋਇਆ ਸੀ, 
ਇਸ ਲਈ ਟਕਰਾ ਹੋਣਾ ਸ੍ਰਭਾਵਕ ਸੀ । 

ਟਕਰਾ ਦੇ ਕੁੱਝ ਕਾਰਨ ਹੋਰ ਵੀ ਹਨ, ਜਿਨ੍ਹਾਂ 
ਵਿੱਚੋਂ ਮੁੱਖ ਕਾਰਨ ਇਹ ਹੈ ਕਿ ਹਿੰਦੂਆਂ ਦਾ ਬਹੁਤਾ 
ਬੋਲ ਬਾਲਾ ਸ਼ਹਿਰੀ ਅਮੀਰਾਂ ਵਿਉਪਾਰੀਆਂ ਅਤੇ 
ਮਧਵਰਗੀਆਂ ਵਿਚ ਹੈ ਜਦੋ“ ਕਿ ਸਿੱਖਾਂ ਦਾ ਪਾੱਡੂ 
ਜਿਮੀਂਦਾਰੀ ਤੇ ਕਿਰਸਾਨ) ਵਿੱਚ ਹੈ । 

ਸ਼ਹਿਰੀ ਵਿਉਪਾਰੀ ਜਿੰਨਾਂ ਵਿਚ ਬਹੁ ਗਿਣਤੀ 
ਹਿੰਦੂਆਂ ਦੀ ਹੈ । ਇਹ ਨਹੀ” ਚਾਹੁੰਦੀ ਕਿ ਪੰਜਾਬਦੀ 
ਕਿਰਸਾਨੀ ਤਰੱਕੀ ਕਰੇ ਅਤੇ ਆਰਥਿਕ ਤੌਰ 'ਤੇ ਆਤਮ 
ਨਿਰਭਰ ਹੋ ਕੇ ਉਹਨਾਂ ਦੀ ਚੁੰਗਲ ਵਿਚੋ ਨਿਕਲ 
ਜਾਵੇ । ਪਰ ਦੂਜੇ ਪਾਸੇ ਕਿਰਸਾਨੀ ਨੂੰ ਇਹ ਦੁੱਖ ਹੈ ਕਿ 
ਸ਼ਹਿਰੀ ਵਿਉਪਾਹੀ ਤੇ ਬੁਰਜੁਆਜ਼ੀ ਵੀ ਉਹਨਾਂ ਦੀ ਲੁੱਟ 
ਖਸੁੱਟ ਕਰਦੇ ਹਨ । ਆਪਣ ਵੱਲੋ" ਵੇਚੀਆਂ ਚੀਜ਼ਾਂ ਦਾ 
ਭਾਅ ਤਾਂ ਪੂਰਾ ਠੌਕ ਕੇ ਲਾਉ'ਦੀ ਹੈ, ਪਰ ਕਿਰਸਾਨੀ 
ਜਿਨਸ ਦਾ ਭਾਅ ਮੰਦਾ ਮਿਲਦਾ ਹੈ । ਕਿਰਸਾਨੀ ਦੇ 
ਨਾ ਤਰੱਕੀ ਕਰਨ ਨਾਲ ਸ਼ਹਿਰੀ ਵਿਉਪਾਰੀ ਨੂੰ ਕੋਈ 
ਬਹੁਤਾ ਫਰਕ ਨਹੀ ਪੈੱਦਾ ਉਹਨਾਂ ਲਈ ਗਰੀਬ 
ਕਿਰਸਾਨਾਂ ਨੂੰ ਦਿੱਤੇ ਕਰਜ਼ਿਆਂ ਦੇ ਸ਼ੂਦ ` ਨਾਲ ਮੰਡੀ 
'ਚ ਆਈਆਂ ਘੱਟ ਜਿਨਸਾਂ _ਦਾ ਘਾਟਾ ਪੂਰਾ ਰੁ 
ਜਾਂਦਾ ਰਿਹੈ । 

ਪੰਜਾਬ ਦੇ ਜ਼ਿਆਦਾ ਵਿਉਪਾਰੀ ਹਿੰਦੂ ਹਨ ਤੇ 


ਉਹਨਾਂ ਦੀ ਕਿਰਸਾਨੀ ਪਤੀ ਇਸ ਬੇਰੁਖੀ ਕਰਕੋ ਸਿੱਖ 


ਕਿਰਸਾਨੀ ਵਿੱਚ ਵਿਰੋਧ ਪੌਦਾ ਹੋਇਆ ਹੈ । ਭਾਵੇਂ 
ਸਿੱਖ ਸਿਆਸਤ ਵਿੱਚ ਮੁਖੀ ਰੌਲ ਵੀ ਹਿੰਦੂ ਸਿਆਸਤ ਦੇ 
ਅਮੀਰ ਵਪਾਰੀਆਂ ਵਾਂਗ ਧਨੀ ਕਿਰਸਾਨੀ ਦੇ ਹੱਥ 
ਵਿਚ ਹੀ ਹੈ । 

-ਪਰ ਅੱਜ ਦੀ ਸਥਿਤੀ ਨੂੰ ਪੈਦਾ ਕਰਨ ਵਿੱਚ 
ਮੁਖੀ ਰੌਲ ਕਾਂਗਰਸ ਅਤੇ ਕੋ“ਦਰੀ ਸਰਕਾਰ ਦਾ ਹੀ ਹੈ, 


_ ਜਿਸਨੇ ਪਾਰਟੀ ਵਿਚਲੇ ਹਿੰਦੂ ਫਿਰਕਾਪ੍ਰਸਤਾਂ ਦੇ ਦਬਾ ਥ 
ਆਕੇ ਕਈ ਗਲਤ ਫੈਸਲੇ ਕੀਤੇ। ਉਨ੍ਹਾਂ ਨੇ ਸੌੜੇ ਸਿਆਸੀ 
ਹਿੱਤਾਂ ਦੀ ਪ੍ਰਾਪਤੀ ਲਈ ਪੰਜਾਬ ਦੀ ਵੰਡ ਬੋਲੀ ਦੀ ਥਾਂ 
ਫਿਰਕਾਪ੍ਰਸਤੀ ਦੇ ਆਧਾਰ ਉੱਤੇ ਕਰਕੇ ਭਾਵੇ' ਕੁੱਝ ਸਮੇ 
ਲਈ ਸਿੱਖ ਸਿਆਸਤ ਨੂੰ ਖੁੱਡੇ ਲਾ ਦਿਤਾ ਸੀ (ਪੰਜਾਬ ਦੇ 
ਸੂਬੇ ਨੂੰ ਅਕਾਲੀਆਂ ਦੀ ਮੰਗ ਉੱਤੇ 1967 ਵਿੱਚ ਸੂਬੀ 
ਬਣਾਕੇ) ਪਰ ਉਹਨਾਂ ਇਹ ਨਾ ਸੋਚਿਆ ਕਿ ਸਿੱਖ 
ਮੁੜ ਜ਼ੋਰ ਫੜ ਸਕਦੇ ਹਨ । ਤੇ ਅੱਜ ਉਹੋ ਹਾਲਤ ਪੈਦਾ 
ਹੋ ਗਈ ਹੈ । 


ਭਾਵੇ ਕਾਂਗਰਸ ਦੇ ਅੰਦਰਲੀ ਹਿੰਦੂ ਫਿਰਕਾਪ੍ਰਸਤੀ ਨੇ 
ਪੰਜਾਬ ਦੀ ਸਹੀ ਵੰਡ ਦਾ ਵਿਰੌਂਧ ਠੀਤਾ ਹੈ, ਪਰ ਇਸ 
ਦੇ ਉਲਟ ਕਾਂਗਰਸੀ ਸਿੱਖਾਂ ਨੇ ਵੀ ਆਪਣੀ ਸਰਕਾਰ 
ਚਾਲ ਰੱਖਣ ਲਈ! ਪੰਜਾਬ ਨੂੰ ਇਨਸਾਫ ਦੁਆਉਣ ਦੀ 
ਮੁਹਿੰਮ ਵਿਚ ਭਾਈਵਾਲ ਬਣਨ ਦੀ ਥਾਂ ਚੁੱਪ-ਕਰੂ 
ਨੀਤੀ ਅਪਣਾਈ ਰੱਖੀ ਹੈ ਤੇ ਕੇ ਦੁਰ ਨੇ ਜੋ ਕੁੱਝ ਝੋਲੀ 
ਪਾਇਆ ਖਿੜੇ ਮੱਥੇ ਪਰਵਾਨ ਕਰ ਲਿਆ 
ਇਸ ਲਈ ਇਸ ਮੁਹਿੰਮ ਦਾ ਬੀੜ 'ਕੱਲੋਂ ਸਿੱਖ 
ਫਿਰਕੂਆਂ ਨੂੰ ਹੀ ਚੁੱਕਣਾ ਪਿਆ ਹੈ ਭਾਵੇ" ਇਸ ਵਿਚ 
ਉਹਨਾਂ ਦੀ ਐਨੀ ਭਾਵਨਾ ਪੰਜਾਬ ਨੂੰ ਇਨਸਾਫ ਦੁਆਉਣ 
ਦੀ ਨਹੀਂ” ਹੈ ਸਗੋ ਆਪਣੀ ਸਿਆਸੀ ਅਤੇ ਆਰਥਿਕ 
ਹਿੱਤਾਂ ਨੂੰ ਹੀ ਸ੍ਰੱਖਿਤ ਅਤੇ ਮਜ਼ਬੂਤ ਕਰਨਾ ਹੈ । ਪਰ 
ਫੋਰ ਵੀ ਉਹਨਾਂ ਦੀਆਂ ਕੁੱਝ ਮੰਗਾਂ ਪੰਜਾਬ ਦੇ ਸਾਰੇ 
ਲੌਕਾਂ ਦੇ ਹਿੱਤ ਵਿਚ ਜਾਂਦੀਆਂ ਹਨ--ਜਿਵੇ ਪੰਜਾਬੀ 
ਭਾਸ਼ਾ, ਵੱਧ ਪਾਣੀ ਆਦਿ । ਰਾਜਾਂ ਨੂੰ ਵੱਧ ਅਧਿਕਾਰਾਂ 
ਵਾਲੀ ਮੰਗ ਤਾਂ ਸਾਰੇ ਦੇਸ਼ ਦੇ ਹਿੱਤ ਵਿਚ ਹੈ ਜਿਸਨੂੰ 
ਕੇਂਦਰੀ ਸਰਕਾਰ ਮਜ਼ਬੂਤ ਕੇਦਰ ਦੇ ਨਾਹਰੇ ਥਾੱਲੇ 
ਠੁਕਰਾ ਰਹੀ ਹੈ । ਪਰ ਪਿਛਲੇ ਪੈੱਤੀ ਸਾਲਾਂ ਦੀ ਮਜ਼ਬੂਤ 
ਕੇਂਦਰੀ ਸਰਕਾਰ ਨੇ ਕਿਹੜੇ ਝੰਡ ਗੱਡ ਦਿੱਤੇ ਹਨ ਕਿ 
ਰਾਜਾਂ ਨੂੰ ਵੱਧ ਅਧਿਕਾਰ ਦੇਣ ਪਿੱਛੋ ਉਹ ਨਹੀ` ਗੱਡ 
ਸਕੇਗੀ । ਉਸਦੀ ਮਜ਼ਬੂਤੀ ਤਾਂ ਇੱਥੋ ਹੀ ਜ਼ਾਹਰ ਹੈ 
ਕਿ ਬੇਇਜ਼ਤੀ ਭਰੀਆਂ ਸ਼ਰਤਾਂ ਉੱਤੇ ਲਏ ਕਰਜ਼ੇ ਨਾਲ 
ਇਸ ਮਜ਼ਬੂਤ ਕੇਦਰ ਨੇ ਦੇਸ਼ ਦਾ ਰੋਮ ਰੋਮ ਪਰੋ 
ਦਿੱਤਾ ਹੈ । ਰ 
ਅੱਜ ਨਿੱਕੀ ਤੋਂ ਨਿੱਕੀ ਲੋੜ ਲਈ ਵੀ ਰਾਜਾਂ 
ਨੂੰ ਕੇਂਦਰ ਵੱਲ ਕੁੱਤੇ ਵਾਂਗੂੰ ਮ੍ਰੰਹ ਚੁੱਕ ਕੇ ਵੇਖਣਾ ਪੈਦਾ 
ਹੈ । ਜੋ ਥੀਅਨ-ਡੌਮ ਪੰਜਾਬ ਨੇ ਖੁਦ ਬਨਾਉਣਾ ਹੁਦਾ 
ਤਾਂ ਉਹ ਪਿਛਲੇ 26 ਸਾਲਾਂ ਤੋ ਇੰਦਰਾਂ ਗਾਂਧੀ ਦੇ 
ਹੱਥਾਂ ਵੱਲ ਵੇਖਦਾ ਵੇਖਦਾ ਆਪਣੀ ਆਰਥਿਕਤਾ ਦਾ 
ਭੱਠਾ ਨਾਂ _ਬਿਠਾਉ'ਦਾ । ਥੀਅਨ ਡੌਮ ਦੇ ਬਣਨ ਨਾਲ 
ਕੱਲੇ ਪੰਜਾਬ_ ਨੂੰ ਹੀ ਨਹੀਂ ਸਗੋਂ ਸਾਰੌ ਦੇਸ਼ ਦੀ 


ਆਰਥਿਕਤਾ ਨੂੰ ਉਤਸ਼ਾਹ ਮਿਲਣਾ ਸੀ, ਪਰ ਘਰੋਂ ਖਾ ਕੇ 


| “ 


ਰਾਣੀ ਨੂੰ ਕੌਣ ਮੱਤ ਦੇਣ ਜਾਵੇ ਕਿ ਉਹ ਅੱਗਾ 
ਢੱਕਕੇ ਰੱਖੋ । 

ਰਹੀ ਧਾਰਮਿਕ ਮੰਗਾਂ ਦੀ ਗੱਲ । ਜੇ ਬਨਾਰਸ 
ਪਵਿੱਤਰ ਸ਼ਹਿਰ ਕਰਾਰ ਦਿੱਤਾ ਜਾ ਸਕਦਾ ਤਾਂ ਆੰਮਿਤ- 
ਸਰ ਵਰਗੇ ਧਾਰਮਿਕ ਸਥਾਨ ਨੂੰ ਇਹ ਦਰਜਾ ਦੇਣ ਨਾਲ 
ਕਿਹੜਾ ਅਸਮਾਨ ਡਿੱਗ ਪੈਣਾ ਹੈ । ਖਾਹ ਮਖਾਹ ਕਿਉ 
ਇਹ ਅਹਿਸਾਸ ਪੈਦਾ ਕੀਤਾ ਜਾਵੇ ਕਿ ਹਿੰਦੂ ਭਾਰਤ ਦੇ 
ਨੰਬਰ ਇੱਕ ਸ਼ਹਿਰੀ ਹਨ ਤੇ ਦੂਜੇ ਦੋ ਨੰਬਰ । ਨਾਲੇ 
ਅੰਮ੍ਰਿਤਸਰ ਅਤੇ ਬਨਾਰਸ _ਦੀ ਪਵਿਤਰਤਾ ਕਿਸ ਕੋਲ. 
ਗੁੱਝੀ ਹੈ । ਇਹਨਾਂ ਦੀ ਪਵਿਤਰਤਾ ਦੇ ਝੰਡਾ ਬਰਦਾਰ 
ਹੀ ਇਹਨਾਂ ਸਥਾਨਾਂ ਨੂੰ ਅਪਵਿੱਤਰ ਕਰਨ ਵਿੱਚ ਸਭ 
ਤੋ ਅੱਗੇ ਹਨ , 

ਸੌ ਗੱਲ ਨੂੰ ਫਿਰਕ੍ਹ ਅਤੇ _ਸੌੜੇ ਸਿਆਸੀ ਹਿੱਤਾਂ 
ਤੋਂ ਉੱਪਰ ਉਠਕੇ ਨਜਿਠਣ ਕੇ'ਦਰੀ ਸਰਕਾਰ ਦਾ 
ਫਰਜ਼ ਬਣਦਾ ਹੈ ਅਤੇ ਇਸ ਕੌਮ ਵਿਚ ਕਿਵੇ ਵੀ 
ਦੇਰੀ ਨਹੀ” ਰੋਣੀ ਚਾਹੀਦੀ । 

ਹਿੰਦੂ ਫਿਰਕਾ ਪ੍ਰਸਤੀ ਨੂੰ ਵੀ ਇਸਦਾ ਵਿਰੌਧ 
ਤਿਆਗ ਦੇਣਾ ਚਾਹੀਦਾ ਹੈ । ਜੋ ਉਹ ਸਾਰੇ ਭਾਰਤ 
ਵਿਚ ਬਹੁ ਗਿਣਤੀ ਵਿੱਚ ਹੋਕੇ ਵੀ ਹੁਣ ਤੱਕ ਫੌਨੂ ਨਹੀ 


_ਖੰਹ ਸਕੇ ਤਾਂ ਅਕਾਲੀਆਂ ਸਹੀ ਤਰੀਕੇ _ਦਾ ਪੰਜਾਬ 


ਬਣਾਕੇ ਕਿਹੜਾ ਕਿਸੋ ਦੀ ਕੰਧ ਢਾਹ ਲੈਣੀ ਹੈ 
__ __ ਬਹੁਤੇ ਗਏ ਤਾਂ ਇਕ ਅੱਧ ਵਾਰ ਫੋਰ ਸਰਕਾਰ 
ਬਣਾ ਲੈਣਗੇ--ਉਹ ਵੀ. ਹਿੰਦੂ ਫਿਰਕਾ ਪ੍ਰੰਸਤਾਂ ਦੀ 
ਸਹਾਇਤਾ ਨਾਲ । ਫਿਰਕਾ ਪ੍ਰੰਸਤੀ ਨੇ ਤਾਂ ਆਖਰ ਢਹਿ 
ਢੇਰੀ ਹੋਣਾ ਹੀ ਹੈ ਤੇ ਉਹੀ ਲੌਕ ਅੱਗੇ ਆਉਣਗੇ ਜੋ 
ਲੌਕਾਂ ਦੇ ਆਰਥਿਕ ਹਿੱਤਾਂ ਦੀ ਸਹੀ ਤਰੀਕੇ ਨਾਲ 
ਰਾਖੀ ਕਰਨ ਵਾਲੇ ਹੋਣਗੇ । 
ਫੇਰ ਸੌੜੋ ਸਿਆਸੀ ਅਤੇ ਆਰਥਿਕ ਹਿੱਤਾਂ ਦੀ 
ਪੂਰਤੀ ਲਈ ਆਉਣ ਵਾਲੀ ਨਸਲ ਦੇ ਪੈਰੀ” ਕੰਡੇ 
ਕਿਉ” ਬੀਜੇ _ਜਾਣ ਦੇਸ਼ ਨੂੰ ਇਕ ਮੁੱਠ ਕਰਦਿਆਂ 
ਕਰਦਿਆਂ ਕਿਧਰੇ ਟੋਟੇ ਹੀ ਨ. ਕਰਵਾ ਬੈਠੀਏ । 
ਕੁੱਝ ਲੌਕ ਇਹ ਵੀ ਆਖਦੇ ਹਨ ਕਿ ਕੱਲੇ 
ਸਿੱਖ ਹੀ ਪੰਜਾਬ ਦੇ ਮਸਲਿਆਂ _ਬ'ਰੇ ਕਿਉ” ਲੜਦੇ 
ਹਨ । ਜੇ ਸੱਚ ਮੁੱਚ ਹੀ ਪੰਜਾਬ ਨਾਲ ਅਨਿਆ ਹੋਇਆ 
ਹੋਵੇ ਤਾਂ ਗੌਰ ਸਿੱਖ ਵੀ ਇਸ਼ ਦੀ ਹਮਾਇਤ ਕਰਨ । 
ਇਸਦਾ ਜੁਆਬ ਇਹ ਹੈ ਕਿ ਪੰਜਾਬ ਦੀ ਆਰਥਿਕਤਾ 
ਖੇਤੀ ਬਾੜੀ ਪ੍ਰਧਾਨ ਹੈ ਤੇ ਜਿਆਦਾ ਕਿਸਾਨੀ ਸਿੱਖ ਹੈ । 
ਜੱਟ ਵੀ ਤੇ ਕਾਮੇ ਵੀ । ਜੇਕਰ ਪੰਜਾਬ ਨਾਲ ਵਿਤਕਰਾ 
ਹੁੰਦਾ ਹੈ ਤਾਂ ਇਸਦੀ ਜ਼ਮੀਨ ਨੂੰ ਚੁੱਕਕੇ ਕਿਤੇ ਨਹੀਂ 
ਲਿਜਾ ਸਕਣਗੇ । ਪਰ ਦੂਜੇ ਪਾਸੇ ਵਿਉਪਾਰੀ ਵਰਗ 
ਹੈ । ਹਿੰਦੂ ਫਿਰਕਾ ਪ੍ਰਸਤਾਂ । ਉਹਨਾਂ ਨੂੰ ਇਸ ਗੱਲ ਨਾਲ 
31 


ਕੋਈ ਬਹੁਤਾ ਫਰਕ ਨਹੀਂ ਪੈਣ ਲੱਗਾ । ਉਹ _ ਆਪਣੇ 


ਕਾਰਖਾਨੇ ਤੇ ਵਪਾਰ ਚੁੱਕ ਕੇ ਕਿਧਰੇ ਵੀ ਜਾ ਬੈਠਣਗੇ 1 
ਇਸ ਲਈ ਇਹ ਲੜਾਈ ਸਿੱਖਾਂ ਨੂੰ ਹੀ ਲੜਨੀ ਖੈ ਰਹੀ 
ਹੈ । ਕਾਂਗਰਸ ਵਿਚਲੇ ਸਿੱਖਾਂ ਨੂੰ ਵੀ ਪੰਜਾਬ ਨਾਲ 
ਵਿਤਕਰਾ ਹੋਣ ਨਾਲ ਘਾਟਾ ਪੈਦਾ ਹੈ, ਪਰ ਸਰਦੇ- 
ਪੁੱਜਦੇ ਸਿੱਖ ਸਰਕਾਰ ਉੱਤੇ ਕਾਬਜ਼ ਹਨ ਤੇ ਓਹ ਉਧਰੋਂ 
ਘਾਟਾ ਪੂਰਾ ਕਰ ਸਕਦੇ ਹਨ ਇਸ ਲਈ ਨਹੀ' ਬੋਲਦੇ । 
ਤੇ ਦੂਜੇ ਸਿੱਖਾਂ ਨੂੰ ਉਹਨਾਂ ਨੇ ਪਾਰਟੀ ਡਿਸਿਪਲਿਨ ਦੇ 
ਨਾਂ ਉੱਤੇ ਵਰਗਲਾ ਰੱਖਿਆ ਹੈ । 

ਇਸ ਲਈ ਅਕਾਲੀ ਵੀ ਭਾਵੇ” ਫਿਰਕੂ ਸਿੱਖ ਹੀ 
ਹਨ, ਪਰ ਫੇਰ ਵੀ ਉਹ ਇਸ ਧਰਤੀ ਨਾਲ ਪੂਰੀ ਤਰ੍ਹਾਂ 
ਜੁੜੇ ਹੋਏ ਹਨ ਤੇ ਇਸਨੂੰ ਹੁੰਦੇ ਲਾਭ ਹਾਣ ਨਾਲ 


ਮੁਸ਼ਲਾ ਰਾਵੀ ਬਿਆਸ਼ ਦੇ ਖਾਣੀਆਂ ੮ ਦਾ 


ਉੱਜ ਤਾਂ ਅਜ਼ਾਦੀ ਤੋ ਮਗਰੋ ਹੀ, ਕੇਦਰ ਵੱਲ" 
ਉਸ ਹਰ ਪ੍ਰਾਂਤ ਨੂੰ ਦਬਾਉਣ (੧0564) ਕਰਨ ਦੀ 
ਕੋਸ਼ਿਸ਼ ਕੀਤੀ ਗਈ ਹੈ,ਜਿਸ ਨੇ ਵੀ ਸੈਲਫ਼ਰਸਪੈਕਟ ਨਾਲ 
ਰਹਿਣਾ ਚਾਹਿਆ ਹੈ । ਪੰਜਾਬ _ਬੰਗਾਲ, ਜੰਮੂ-ਕਸ਼ਮੀਰ, 
ਕੈਰਲਾ ਅਤੇ ਮਦਰਾਸ, ਪੰਜ ਅਜਿਹੇ ਸ਼ੂਬੇ ਹਨ ਜਿਨ੍ਹਾਂ 
ਨਹਿਰੂ ਖਾਨਦਾਨ ਦੀ ਹਕ੍ਹਮਤ ਸਾਹਮਣੇ, ਸਮੋ” ਸਮੇ" ਤੇ 
ਸਿਰ ਉਠਾ ਕੇ ਜੀਉਣ ਦਾ ਹੌਂਸਲਾ ਕੀਤਾ ਹੈ । ਪਹਿਲੇ 
ਵੀਹ ਸਾਲ ਤਾਂ ਕਿਵੇ ਨਾ ਕਿਵੇ" ਗੁਜ਼ਰ ਹੀ ਗਏ ਸਨ 
ਪਰ ਸ੍ਰੀਮਤੀ 'ਪ੍ਰਿਯਦਰਸ਼ਨੀ' ਜੀ ਨੇ ਦਿੱਲੀ ਦੇ ਤਖਤ 
ਉੱਤੇ ਪਸੱਕਾ ਮਾਰਿਆ ਹੈ, ਇਨ੍ਹਾਂ ਪੰਜਾਂ ਸਰਥਿਆਂ ਦੀ ਭਾ 
ਦੀ ਬਣੀ ਹੋਈ ਹੈ । ਜੰਮ ਕਸ਼ਮੀਰ ਵਿਚ ਨੈਸ਼ਨਲ 
ਕਾਨਫਰੰਸ ਬਹੁਤ ਮਜ਼ਬੂਤ ਹੈ, ਬੰਗਾਲ ਅਤੇ ਕੈਰਲਾ 
ਵਿਚ ਕਮਿਊਨਿਸਟਾਂ ਦਾ ਚੋਖਾ ਜੋਰ ਹੈ । ਮਦਰਾਸ ਵਿਚ 
ਵੀ ਸਥਾਨਕ ਪਾਰਟੀ &00% ਜਾਂ 900 ਦੀ ਸੂਬਾ 
ਅਸੈੱਬਲੀ ਵਿਚ ਬਹੁ ਸੰਮਤੀ ਹੈ ਮਗਰ ਪੰਜਾਬ ਵਿਚ ਇਕ 
ਤੋਂ ਵਧ ਪਾਰਟੀਆਂ ਹੋਣ ਕਾਰਨ, ਕੇਦਰ ਦੀਆਂ 
ਜ਼ਿਆਦਤੀਆਂ ਵਿਰੁਧ ਲੜਨ ਦੀ ਸ਼ਕਤੀ ਘੱਟ ਜਾਂਦੀ 
ਹੈ । ਬਾਕੀ ਚੌ'ਹ ਸੂਬਿਆਂ ਵਿਚ ਤਾਂ ਕਾਂਗਰਸ ਆਪਣੀ 
ਲਾਸ਼ ਹੀ ਧੂਣ ਦੀ ਕੋਸ਼ਿਸ਼ ਵਿਚ ਰਹਿੰਦੀ ਹੈ ਮਗਰ 
ਪੰਜਾਬ ਵਿਚ ਇਸ ਦੀ ਪਕੜ ਕਾਫੀ ਮਜ਼ਬੂਤ ਹੈ । ਇਸ 
ਤਰ੍ਹਾਂ ਜਦੋ' ਵੀ ਦਿੱਲੀ ਦੀ ਕਾਂਗਰਸੀ ਸਰਕਾਰ ਵਲੋ 
ਕੋਈ ਧੱਕਾ ਕੀਤਾ ਜਾਂਦਾ ਹੈ, ਸੂਬੋ ਦੀ ਕਾਂਗਰਸੀ ਵਜ਼ਾਰਤ, 
ਸਿਰ ਝੁਕਾਉਣ ਤੋ ਸਿਵਾ ਹੋਰ ਕੁਛ ਨਹੀ` ਕਰ ਸਕਦੀ 
ਨਤੀਜੇ ਵਜੋ ਪੰਜਾਬ ਨਾਲ ਅਨਿਆਏ ਹੋਰ ਵੀ ਵਧੇਰੇ 
ਹੁੰਦਾ ਹੈ !!! ਜਿਵੇਂ ਅੰਗਰੇਜ਼ ਹਿੰਦੁਸਤਾਨ ਨੂੰ ਕੱਚੇ ਮਾਲ 
32 ੍ 


ਉਹਨਾਂ ਨੂੰ ਵੀ ਲਾਭ ਰੀ ਪੁੱਜੇਗੀ । ਪਰ ਹਿੰਦੂ ਫਿਰਕਾ & ਚ 


ਪ੍ਰਸਤੀ ਜਿਹੜੀ ਆਪਣੇ ਉਪਰੇ ਨਿਜੀ ਸੁਆਰਥ ਲਈ 
ਹੀ ਬੈਠੀ ਹੈ. ਨੂੰ ਇਸ ਗੱਲ ਨਾਲ ਕੌਈ ਬਹੁਤਾ ਸਰੋਕਾਰ 
ਨਹੀਂ ਲੱਗਦਾ । ਇਸ ਲਈ ਆਪਣੇ ਸੌੜੋ ਸਿਆਸੀ 
ਅਤੇ ਆਰਥਿਕ ਹਿੱਤਾਂ ਦੀ ਖਾਤਰ ਅੱਗ ਲਾਈ ਡੱਬੂ 
ਕੰਧ ਉੱਤੇ ਵਾਲਾ ਤਮਾਸ਼ਾ ਕਰੀ ਜਾਂਦੀ ਹੈ । 

ਪੰਜਾਬ ਦੀਆਂ ਖੱਬੇ ਪੱਖੀ ਪਾਰਟੀਆਂ ਦਾ ਵੀ 
ਅਕਾਲੀਆਂ ਦੀਆਂ ਮੰਗਾਂ ਦਾ ਸਮਰਥਨ ਕਰਨ ਦਾ 
ਫਰਜ਼ ਬਣਦਾ ਹੈ। ਕਿਉਕਿ ਉਹਨਾਂ ਦੀ ਵੀ ਸਾਖ 
ਖੇਤੀਬਾੜੀ ਉੱਤੇ ਨਿਰਭਰ ਕਿਸਾਨਾਂ ਮਜ਼ਦੂਰਾਂ ਵਿਚ 
ਹੀ ਹੈ । 


ਜਗਰੂਪ ਸਿੰਘ ਰੂਪ 


੦੬੦੬ 


ਐਮ. ਸੀ. ਭਾਰਦਵਾਜ 

੬%-$. 0. 0. (11981161)). 

ਦੀ ਮੰਡੀ ਵਜੋ" ਵਰਤਦੇ ਸਨ _ਥਿਲਕ੍ਲ ਉਵੇਂ” ਹੀ ਅੱਜ. 
ਦਿੱਲੀ ਦੇ ਹਾਕਮ, ਪੰਜਾਬ ਨਾਲ ਕਰ ਰਹੇ ਹਨ _? 
ਕਦੇ ਪੰਜਾਬ ਦੀਆਂ ਹੱਦਾਂ ਕਸ਼ਮੀਰ ਤੋ ਸ਼ੁਰੂ ਹੋ ਕੇ 
ਕਾਬਲ ਕੌਧਾਰ ਨੂੰ ਜਾ ਲਗਦੀਆਂ ਸਨ ਪਰ _ਬਦੇਸ਼ੀ 
ਅਤੇ ਦੇਸੀ ਸਰਮਾਏਦਾਰੀ ਅਤੇ ਉਸਦੇ ਏਜੰਟਾਂ ਨੇ, 
ਪੰਜਾਬ ਦਾ ਅਕਾਰ ਘਟਾ ਘਟਾ ਕੇ, ਇਸ ਹੱਦ ਤੀਕ 
ਛੋਟਾ ਕਰ ਕੇ ਰੱਖ ਦਿੱਤਾ ਹੈ ਕਿ ਅੱਜ ਢਾਈ-ਘੰਟਿਆਂ 
ਵਿਚ, ਪੰਜਾਬ ਦੀ ਲੰਮੀ ਤੋ ਲੰਮੀ ਸੜਕ ਨੂੰ ਟੱਪ 
ਜਾਈਦਾ ਹੈ _(ਕਾਰ ਰਾਹੀ )...ਅਜ ਜੁਗਰਾਫ਼ੀਏ ਦੇ 
ਨਕਸ਼ੇ ਵਿਚ ਮਹਾਂ-ਪੰਜਾਬ, 'ਢਾਈ-ਘੰਟਾ ਪੰਜਾਬ' ਬਣਕੇ 


_ਹੀ ਨਹੀਂ ਰਹਿ ਗਿਆ ਸਗੌ` ਪੰਜਾਬੀ ਭਾਸ਼ਾ, ਕਲਚਰ 


ਅਤੇ ਅਰਥਚਾਰੇ ਉੱਤੇ ਵੀ ਭਾਰੀ, ਸੱਟ ਮਾਰੀ ਗਈ 
ਹੈ...ਮਾਰੀ ਜਾ ਰਹੀ ਹੈ...ਜੋ ਹੋਠਲੀਆਂ ਸਤਰਾਂ ਤੋ 
ਸਪਸ਼ਟ ਹੋ ਜਾਵੇਗੀ... ਹੈ 
ਹਰਿਆਣੇ ਨੂੰ ਪਾਣੀ--ਘੋਰ ਬੇ-ਟਿਨਸਾਫੀ ? 
ਅਜ਼ਾਦੀ ਤੋਂ ਪਹਿਲਾਂ ਬੀਕਾਨੇਰ ਸਟੇਟ, ਪੰਜ'ਬ 
ਦਾ ਪਾਣੀ ਜ਼ਰੂਰ ਵਰਤਦੀ ਸੀ ਮਗਰ ਮੁੱਲ ਤਾਰਿਆ 
ਕਰਦੀ ਸੀ । ਅਜ਼ਾਦੀ ਤੋਂ ਮਗਰੋ“ ਪੰਜਾਬ ਨਾਲ ਹੋਰਨਾਂ 
ਮਸਲਿਆਂ ਤੋਂ ਇਲਾਵਾ, ਪਾਣੀ ਦੇ ਮਾਮਲੇ ਵਿਚ ਵੀ 
ਧੱਕਾ ਹੀ ਹੁੰਦਾ ਆਇਆ ਹੈ । ਸਾਡੇ ਨਾਲ ਤਾਂ ਕੀਂ 
ਨਹਿਰੂ, ਕੀ ਇੰਦਰਾ ਗਾਂਧੀ, ਕੀ ਬੰਸੀ ਲਾਲ ਤੇ ਕੀ 


_ਗੁਲਜ਼ਾਰੀ ਲਾਲ ਨੰਦਾ ਸਭ ਨੇ ਮਤਰੇਈ ਮਾਂ ਵਾਲਾ 


ਸਲੂਕ ਹੀ ਕੀਤਾ ਹੈ : 
1955 ਦਾ ਅਵਾਰਡ--ਪਹਿਲਾ ਧੱਕਾ; 
ਪਾਣੀਆਂ ਦੇ ਮਾਮਲੇ ਵਿਚ ਸਭ ਤੋ ਪਹਿਲਾ ਅਨਿਆਏ 


ਲਾਲ ਨਹਿਰੂ ਦੇ ਸਮੇ ਹੋਇਆ । ਭਾਵੇ” 
ਭਰ-ਰਾਸ਼ਟਰੀ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਸਨ 
ਦਿੰਦੇ ਪਰ ਨਹਿਰੂ ਨੇ ਵਲਡ ਬੈਕ ਦੀ ਨਸੀਹਤ ਹੇਠ, 
ਪੰਜਾਬ ਦੇ ਪਾਣੀਆਂ ਵਿਚੇ 8) ਲੱਖ ਏਕੜ-ਫੁੱਟ ਪਾਣੀ 
ਰਾਜਸਥਾਨ ਨੂੰ ਮੁਫਤ ਮੁਫਤ ਹੀ ਦੇ ਦਿੱਤਾ । 
ਦੂਸਰਾ ਧੱਕਾ ਐਮਰਜੈ.--ਦੌਰਾਨ : 

ਐਮਰਜੈਂਸੀ ਲਾਉਂਦੇ ਸਮੇ, ਨਾਹਰਾ ਤਾ ਬੇਸ਼ੱਕ 
'ਗਰੀਬੀ ਹਟਾਉਣ ਦਾ ਲਾਇਆ ਮਗਰ ਹਕੀਕਤ ਵਿਚ 
ਇਹ (ਪੰਜਾਬ ਨੂੰ) 'ਰਗੜਾ ਲਗਾਓ' ਵਿਚ ਹੀ ਹੋ 
ਨਿਬੜਿਆ । ਸੀ ਮਤੀ ਇੰਦਰਾ ਗਾਂਧੀ ਅਤੇ ਉਸਦੇ 
ਲੌਫਟੀਨੈਂਟ ਬੈਸੀ ਲਾਲ ਨੇ ਰਾਵੀ-ਬਿਆਸ ਦੇ ਪਾਣੀਆਂ 
ਵਿਚੋ" 28 ਲੱ= ਏਕੜ ਫੁੱਟ ਦੀ ਜਗ੍ਹਾ ਵਿਚ 30 ਲੱਖ 
ਏਕੜ ਫੁੱਟ ਪਾਣੀ ਹਰਿਆਣੇ ਨੂੰ ਦਵਾ ਦਿਤਾ । ਇਸ 
ਤਰ੍ਹਾਂ ਹਰਿਆਣੇ ਨੂੰ ਉਸਦੇ ਹਿੱਸੇ ਨਾਲੋ ਲਗਪਗ 
ਸਵਾਇਆ ਪਾਣੀ ਦੇ ਦਿਤਾ ਗਿਆ । ਇਹ ਵੰਡ ਇਸ 

ਤਰ੍ਹਾਂ ਕੀਤੀ ਗਈ :-- 


ਕੁਲ ਫਾਲਤੂ ਪਾਣੀ 72 ਲੱਖ ਏਕੜ-ਫੁੱਟ 
ਦਿੱਲੀ ਨੂੰ 2 ਲੱਖ ਏਕੜ 
ਬਾਕੀ 50 ਲੱਖ ,, ,, 
ਬਾਕੀ ਪਾਣੀ ਦਾ ਵੀ ਅੱਧ ਕਰ ਦਿੱਤਾ :--- 
ਹਰਿਆਣਾ 35 ਲੱਖ ਏਕੜ ਫੁੱਟ 
ਪੰਜਾਬ 35 ਲੱਖ ਏਕੜ ਫ੍ਰੱਟ 


ਪੰਜ-ਦੋ-ਵੇਜੀ ਦਾ ਕਾਨੂੰਨ : 

ਅਸਲ ਵਿਚ ਜਦੋ ਹਰਿਆਣਾ ਬਣਿਆ ਸੀ ਤਾਂ 
ਇਹ ਫੈਸਲਾ ਹੋਇਆ ਸੀ ਕਿ ਪੁਰਾਣੇ ਪੰਜਾਬ ਦੀ ਕੁਲ 
ਜਾਇਦਾਦ ਵਿਚੋਂ 40 ਪਰਸੈੱਟ ਹਿੱਸਾ ਹਰਿਆਣੇ ਨੂੰ 
ਮਿਲੇਗਾ... ॥ 

ਮਗਰ ਪਾਣੀਆਂ ਦੀ ਵੰਡ ਕਰਦੇ ਵਕਤ ਇੰਦਰਾ 
ਗਾਂਧੀ ਹੋਰਾਂ ਆਪਣੇ ਹੀ ਬਣਾਏ ਉਪਰੋਕਤ ਕਾਨੂੰਨ 
ਦੀਆਂ ਧੱਜੀਆਂ ਉਡਾ ਦਿੱਤੀਆਂ । ਪੰਜ-ਦੌ-ਵੰਜੀ ਦੀ 
ਜਗ੍ਹਾ, ਅੱਧੇ ਅੱਧ ਕਰ ਦਿੱਤਾ !!! 
ਸਰਪਲਸ ਪਾਣੀ : 

ਜੋ ਸ਼ਬਦ 'ਸਰਪਲਸ' ਬਾਰ ਬਾਰ ਵਰਤਿਆ ਜਾ 
ਰਿਹਾ ਹੈ ਇਸ ਤੋ ਭਾਵ ਇੰਜ ਹੈ : 

ਰਾਵੀ ਬਿਆਸ ਦੇ ਕੁਲ ਪ'ਣੀਆਂ ਵਿਚੋਂ, ਸਭ 
ਤੋਂ ਪਹਿਲਾਂ ਉਨ੍ਹਾਂ ਨਹਿਰਾਂ ਨੂੰ, ਉਸੇ ਤਰ੍ਹਾਂ ਪਾਣੀ 
ਮਿਲਦਾ ਰਹੇਗਾ ਜਿਵੇ 1955 ਤੋਂ ਪਹਿਲਾਂ ਮਿਲਦਾ 
ਸੀ । ਭਾਵ, ਪੁਰਾਣੀਆਂ ਨਹਿਰਾਂ (ਜਿਵੇ' ਗੋਗ ਨਹਿਰ, 
ਅਪਰਬਾਰੀ ਦੁਆਬ ਆਦਿ) ਦਾ ਹਿੱਸਾ ਕਢਕੇ ਬਾਕੀ 
(ਸਰਪਲਸ) ਪਾਣੀ ਹੀ ਹਰਿਆਣੇ, ਪੰਜਾਬ ਆਦਿ ਵਿਚ 


ਵੰਡਿਆ ਜਾਵੇਗਾ । 
ਪਾਣੀ ਕਿਵੇ ਵਧ ਗਿਆ...? 

ਅੱਜ ਕਲ ਪੰਜਾਬ ਸਰਕਾਰ ਵੱਲੋ, ਤੁਹਾਡੇ ਅਦਾ 
ਕੀਤੇ ਟੈਕਸਾਂ ਵਿਚੋ, ਲੱਖਾਂ ਰੁਪਏ ਖਰਚ ਕੌ ਵੱਡੇ ਵੱਡੇ 
ਇਸ਼ਤਿਹਾਰ ਦਿਤੇ ਜਾ ਰਹੇ ਹਨ ਜਿਨ੍ਹਾਂ ਵਿਚ ਪੰਜਾਬ 
ਨੂੰ 1976 ਸਮਝੋਤੇ ਨਾਲੋ" ਵਧੇਰੇ ਪਾਣੀ ਦਵਾਏ ਜਾਣ 
ਦੀਆਂ ਗੱਲਾਂ ਲੀਤੀਆਂ ਜਾ ਰਹੀਆਂ ਹਨ । 

196 ਦੇ ਸਮਝੌਤੇ ਵਿਚ ਪਾਣੀ ਦੀ ਗਿਣਤੀ 
1941-45 ਦੇ ਪੰਝੀ ਸਾਲਾਂ ਦੇ ਆਧਾਰ ਤੇ ਕੀਤੀ ਗਈ 
ਸੀ (4੪੬98 ੦1 1921--1946) ਮਗਰ _1981 
ਸਮਝੌਤੇ ਅੰਦਰ 1921--1960 ਦੇ ਚਾਲੀ ਸਾਲਾਂ ਦੇ 
ਰਿਕਾਰਡ ਮੁਤਾਬਕ ਕੀਤੀ ਗਈ ਹੈ । 
ਰੀਕਾਰਡ ਕਿਉ” ਬਦਲਿਆ : 

ਅਕਸਰ ਇਹ ਵੇਖਿਆ ਜਾਂਦਾ ਹੈ ਕਿ ਜਿਸ ਵੀ 
ਆਦਮੀ ਜਾਂ ਸੰਸਥਾ ਨਾਲ ਧੋਖਾ ਕਰਨਾ ਹੋਵੇ, ਉਸ ਦੀ 
ਫਾਈਲ ਹੀ ਗੁੰਮ ਕਰ ਦਿੱਤੀ ਜਾਂਦੀ ਹੈ । ਜੇ ਫਾਈਲ 
ਗੁੰਮ ਨਾ ਕੀਤੀ ਜਾ.ਸਕੇ ਤਾਂ ਫਿਰ ਰਿਕਾਰਡ ਹੀ ਬਦਲ 
ਦਿਤਾ ਜਾਂਦਾ ਹੈ...ਹੈ ਕਿ ਨਹੀਂ ? ਉਸੇ ਤਰ੍ਹਾਂ ਹੀ 
ਇੰਦਰਾ-ਸਰਕਾਰ ਨੇ ਕੀਝਾ । ਪਹਿਲਾਂ 1921---45 ਦੇ 
ਸਾਲਾਂ ਨੂੰ ਅਧਾਰ ਮੰਨਿਆ । ਦੁਬਾਰਾ 1921---1960 
ਦੇ ਸਾਲਾਂ ਨੂੰ ! ਮੈ. ਪੁਛਣਾ ਚਾਹਾਂਗਾ ਕਿ 1876 ਵਿਚ 
ਹੀ ਉਨ੍ਹਾਂ 1921--1960 ਨੂੰ ਕਿਉ” ਨਾ ਅਧਾਰ 
ਮੰਨਿਆ ? ਕੀ ਉਸ ਵਕਤ 1945--1950 ਦਾ ਰਿਕਾਰਡ 
ਨਹੀ” ਸੀ ਹੈਗਾ...?? ਤੇ ਜੇ 1976 ਵਿਚ 1976 ਵਿਚ 
1921-45 ਦਾ ਰਿਕਾਰਡ ਚਲ ਸਕਦਾ ਸੀ, ਫਿਰ ਹੁਣ 
ਕਿਉ` ਯਕਦਮ ਇਹ ਅਧਾਰ ਬਦਲ ਦਿੱਤ! ? 

ਵੈਸੇ 1961--1980 ਦਾ ਰਿਕਾਰਡ ₹ ਕਿਉ” 
ਨਹੀ" ਵੇਖਦੇ ? ਹੋ ਸਕਦਾ ਹੈ ਇਸ ਸਮੇ ਦੋਰਾਨ, ਕਈ 
ਸਾਲ, ਲਗਾਤਾਰ ਦਰਿਆਵਾਂ ਵਿਚ ਪਾਣੀ ਘੱਟ ਆਉਦਾ 
ਰਿਹਾ ਹੋਵ ਅਤੇ ਅੰਕ ਕਿਤੇ ਘੱਟ ਜਾਵੇ...? 

ਇਸ ਤਰ੍ਹਾਂ ਜਾਪਦਾ ਹੈ ਕਿ ਜਿਹੜੇ ਸਾਲਾਂ ਵਿਚ 
ਵਧੇਰੇ ਪ'ਣੀ ਆਉਦਾ ਰਿਹਾ, ਉਨ੍ਹਾਂ ਨੂੰ ਵੇਖ ਲਿਆ 
ਗਿਆ ਅਤੇ ਜਿਨ੍ਹਾਂ ਸਾਲਾਂ ਵਿਚ ਵਧੇਰੇ ਪਾਣੀ ਨਹੀਂ 
ਸੀ ਆਇਆ ਉਨ੍ਹਾਂ ਨੂੰ ਛੱਡ ਦਿਤਾ ਗਿਆ ਹੈ । ਝੁੱਟ 
ਝੱਟ ਰਿਕਾਰਡ ਬਦਲਣ ਦਾ ਕੀ ਮਤਲਬ ਹੁੰਦਾ ਹੈ...? 
ਯਮਨਾ ਦਾ ਪਾਣੀ ਕਿੱਥੇ ਗਿਆ ? 

ਪਾਣੀਆਂ ਦੇ ਅੰਤਰ ਰਾਸ਼ਟਰੀ ਕਾਨੂੰਨ ਮੁਤਾਬਕ 
(ਸਾਡੇ ਦੇਸ਼ ਵਿਚ ਵੀ ਉਹੋ ਹੀ ਕਾਨੂੰਨ ਹੈ), ਜਿਨ੍ਹਾਂ 
ਸੂਬਿਆਂ ਥਾਣੀ" ਕੋਈ ਦਰਿਆ ਲੰਘੇ ਉਨ੍ਹਾਂ ਹੀ ਸੂਬਿਆਂ 
ਥਾਣੀ' ਕੋਈ ਦਰਿਆ ਲੰਘ੍ਰੋ ਉਨ੍ਹਾਂ ਹੀ ਸੂਬਿਆਂ ਦਾ 
ਦਰਿਆਈ ਪਾਣੀ ਤੇ ਹੱਕ ਹੋਵੇਗਾ ? ਪੰਜਾਬ ਦੀ ਵੇਡ 

33 


ਕੋਈ ਬਹੁਤਾ ਫਰਕ ਨਹੀਂ ਪੈਣ ਲੱਗਾ । ਉਹ _ ਆਪਣੇ 


ਕਾਰਖਾਨੇ ਤੇ ਵਪਾਰ ਚੁੱਕ ਕੇ ਕਿਧਰੇ ਵੀ ਜਾ ਬੈਠਣਗੇ । 
ਇਸ ਲਈ ਇਹ ਲੜਾਈ ਸਿੱਖਾਂ ਨੂੰ ਹੀ ਲੜਨੀ ਪੈ ਰਹੀ 
ਹੈ । ਕਾਂਗਰਸ ਵਿਚਲੇ ਸਿੱਖਾਂ ਨੂੰ ਵੀ ਪੰਜਾਬ ਨਾਲ 
ਵਿਤਕਰਾ ਹੋਣ ਨਾਲ ਘਾਟਾ ਪੈਦਾ ਹੈ, ਪਰ ਸਰਦੇ- 
ਪੁੱਜਦੇ ਸਿੱਖ ਸਰਕਾਰ ਉੱਤੇ ਕਾਬਜ਼ ਹਨ ਤੇ ਓਹ ਉਧਰੋ” 
ਘਾਟਾ ਪੂਰਾ ਕਰ ਸਕਦੇ ਹਨ ਇਸ ਲਈ ਨਹੀ' ਬੋਲਦੇ । 
ਤੇ ਦੂਜੇ ਸਿੱਖਾਂ ਨੂੰ ਉਹਨਾਂ ਨੇ ਪਾਰਟੀ ਡਿਸਿਪਲਿਨ ਦੇ 
ਨਾਂ ਉੱਤੇ ਵਰਗਲਾ ਰੱਖਿਆ ਹੈ । 

ਇਸ ਲਈ ਅਕਾਲੀ ਵੀ ਭਾਵੇ ਫਿਰਕੂ ਸਿੱਖ ਹੀ 
ਹਨ, ਪਰ ਫੇਰ ਵੀ ਉਹ ਇਸ ਧਰਤੀ ਨਾਲ ਪੂਰੀ ਤਰ੍ਹਾਂ 
ਜੁੜੇ ਹੋਏ ਹਨ ਤੇ ਇਸਨੂੰ ਹੁੰਦੇ ਲਾਭ ਹਾਣ ਨਾਲ 


ਮੁਸ਼ਲਾ ਰਾਵੀ ਬਿਆਸ ਦੇ ਪਾਣੀਆਂ ਦਾ 


ਉੱਜ ਤਾਂ ਅਜ਼ਾਦੀ ਤੋ ਮਗਰੋ ਹੀ, ਕੇਂਦਰ ਵੱਲ 
ਉਸ ਹਰ ਪ੍ਰਾਂਤ ਨੂੰ ਦਬਾਉਣ (6੧060) ਕਰਨ ਦੀ 
ਕ੍ਰਸ਼ਿਸ਼ ਕੀਤੀ ਗਈ ਹੈ,ਜਿਸ ਨੇ ਵੀ ਸੈਲਫ਼ਰਸਪੈਕਟ ਨਾਲ 
ਰਹਿਣਾ ਚਾਹਿਆ ਹੈ । ਪੰਜਾਬ ਬੰਗਾਲ, ਜੰਮੂ-ਕਸ਼ਮੀਰ, 
ਕੈਰਲਾ ਅਤੇ ਮਦਰਾਸ, ਪੰਜ ਅਜਿਹੇ ਸੂਬੇ ਹਨ ਜਿਨ੍ਹਾਂ 
ਨਹਿਰੂ ਖਾਨਦਾਨ ਦੀ ਹਕੂਮਤ ਸਾਹਮਣੇ, ਸਮੋ” ਸਮੋ ਤੇ 
ਸਿਰ ਉਠਾ ਕੇ ਜੀਉਣ ਦਾ ਹੌਂਸਲਾ ਕੀਤਾ ਹੈ । ਪਹਿਲੇ 
ਵੀਹ ਸਾਲ ਤਾਂ ਕਿਵੇ ਨਾ ਕਿਵੇ" ਗੁਜ਼ਰ ਹੀ ਗਏ ਸਨ 
ਪਰ ਸ੍ਰੀਮਤੀ 'ਪ੍ਰਿਯਦਰਸ਼ਨੀ' ਜੀ ਨੇ ਦਿੱਲੀ ਦੇ ਤਖਤ 
ਉੱਤੇ ਪਸੱਕਾ ਮਾਰਿਆ ਹੈ, ਇਨ੍ਹਾਂ ਪੰਜਾਂ ਸ੍ਰੋਬਿਆਂ ਦੀ ਭਾ 
ਦੀ ਬਣੀ ਹੋਈ ਹੈ । ਜੰਮੂ ਕਸ਼ਮੀਰ ਵਿਚ ਨੈਸ਼ਨਲ 
ਕਾਨਫਰੌਸ ਬਹੁਤ ਮਜ਼ਬੂਤ ਹੈ, ਬੈਗਾਲ ਅਤੇ ਕੌਰਲਾ 
ਵਿਚ ਕਮਿਊਨਿਸਟਾਂ ਦਾ ਚੋਖਾ ਜੋਰ ਹੈ । ਮਦਰਾਸ ਵਿਚ 
ਵੀ ਸਥਾਨਕ ਪਾਰਟੀ &00%% ਜਾਂ 9 ਦੀ ਸੂਬਾ 
ਅਸੈੱਬਲੀ ਵਿਚ ਬਹੁ ਸੰਮਤੀ ਹੈ ਮਗਰ ਪੰਜਾਬ ਵਿਚ ਇਕ 
ਤੋਂ ਵਧ ਪਾਰਟੀਆਂ ਹੋਣ ਕਾਰਨ, ਕੇਦਰ ਦੀਆਂ 
ਜ਼ਿਆਦਤੀਆਂ ਵਿਰੁਧ ਲੜਨ ਦੀ ਸ਼ਕਤੀ ਘੱਟ ਜਾਂਦੀ 
ਹੈ । ਬਾਕੀ ਚੌ'ਹ ਸੂਬਿਆਂ ਵਿਚ ਤਾਂ ਕਾਂਗਰਸ ਆਪਣ) 
ਲਾਸ਼ ਹੀ ਧੂਣ ਦੀ ਕੋਸ਼ਿਸ਼ ਵਿਚ ਰਹਿੰਦੀ ਹੈ ਮਗਰ 
ਪੰਜਾਬ ਵਿਚ ਇਸ ਦੀ ਪਕੜ ਕਾਫੀ ਮਜ਼ਬੂਤ ਹੈ । ਇਸ 
ਤਰ੍ਹਾਂ ਜਦੋ ਵੀ ਦਿੱਲੀ ਦੀ ਕਾਂਗਰਸੀ ਸਰਕਾਰ ਵਲੋ 
ਕੋਈ ਧੱਕਾ ਕੀਤਾ ਜਾਂਦਾ ਹੈ, ਸੂਬੇ ਦੀ ਕਾਂਗਰਸੀ ਵਜ਼ਾਰਤ, 
ਸਿਰ ਝੁਕਾਉਣ ਤੋ ਸਿਵਾ ਹੋਰ ਕੁਛ ਨਹੀ` ਕਰ ਸਕਦੀ 
ਨਤੀਜੇ ਵਜੋ' ਪੰਜਾਬ ਨਾਲ ਅਨਿਆਏ ਹੋਰ ਵੀ ਵਧੇਰੇ 
ਹੁੰਦਾ ਹੈ !! ਜਿਵੇ' ਅੰਗਰੇਜ਼ ਹਿੰਦੁਸਤਾਨ ਨੂੰ ਕੱਚੇ ਮਾਲ 
32 ਰ੍ 


ਉਹਨਾਂ ਨੂੰ ਵੀ ਲਾਭ ਹਾਨੀ ਪੁੱਜੋਗੀ । ਪਰ ਹਿੰਦੂ ਫਿਰਕਾ ਹੈ " 


ਪ੍ਰਸਤੀ ਜਿਹੜੀ ਆਪਣੇ ਉਪਰੇ ਨਿਜੀ ਸੁਆਰਥ ਲਈ 
ਹੀ ਬੈਠੀ ਹੈ. ਨੂੰ ਇਸ ਗੱਲ ਨਾਲ ਕੌਈ ਬਹੁਤਾ ਸਰੋਕਾਰ 
ਨਹੀ ਲੱਗਦਾ । ਇਸ ਲਈ ਆਪਣੇ ਸੌੜੋ ਸਿਆਸੀ 
ਅਤੇ ਆਰਥਿਕ ਹਿੱਤਾਂ ਦੀ ਖਾਤਰ ਅੱਗ ਲਾਈ ਡੱਬੂ 
ਕੰਧ ਉੱਤੇ ਵਾਲਾ ਤੁਮਾਸ਼ਾ ਕਰੀ ਜਾਂਦੀ ਹੈ । 

ਪੰਜਾਬ ਦੀਆਂ ਖੱਬੇ ਪੱਖੀ ਪਾਰਟੀਆਂ ਦਾ ਵੀ 
ਅਕਾਲੀਆਂ ਦੀਆਂ ਮੰਗਾਂ ਦਾ ਸਮਰਥਨ ਕਰਨ_ਦਾ 
ਫਰਜ਼ ਬਣਦਾ ਹੈ। ਕਿਉਕਿ ਉਹਨਾਂ ਦੀ ਵੀ ਸਾਖ 
ਖੇਤੀਬਾੜੀ ਉੱਤੇ ਨਿਰਭਰ ਕਿਸਾਨਾਂ ਮਜ਼ਦੂਰਾਂ ਵਿਚ 
ਹੀ ਹੈ । 


ਜਗਰੂਪ ਸਿੰਘ ਰੂਪ 


੨੬੦੬੬ 


ਐਮ. ਸੀ. ਭਾਰਦਵਾਜ 
੬%-$. 0. 0. (0811੦). 
ਦੀ ਮੰਡੀ ਵਜੋ ਵਰਤਦੇ ਸਨ ਬਿਲਕੁਲ ਉਵੇਂ ਹੀ ਅੱਜ, 
ਦਿੱਲੀ ਦੇ ਹਾਕਮ, ਪੰਜਾਬ ਨਾਲ ਕਰ ਰਰੋ ਹਨ _? 
ਕਦੇ ਪੰਜਾਬ ਦੀਆਂ ਹੱਦਾਂ ਕਸ਼ਮੀਰ ਤੋਂ ਸ਼ੁਰੂ ਹੋ ਕੇ 
ਕਾਬਲ ਕੰਧਾਰ ਨੂੰ ਜਾ ਲਗਦੀਆਂ ਸਨ _ਪਰ_ਬਦੇਸ਼ੀ 
ਅਤੇ ਦੇਸੀ ਸਰਮਾਏਦਾਰੀ ਅਤੇ ਉਸਦੇ ਏਜੰਟਾਂ ਨੇ, 
ਪੰਜਾਬ ਦਾ ਅਕਾਰ ਘਟਾ ਘਟਾ ਕੇ, ਇਸ ਹੱਦ ਤੀਕ 
ਛੋਟਾ ਕਰ ਕੇ ਰੱਖ ਦਿੱਤਾ ਹੈ ਕਿ ਅੱਜ ਢਾਈ-ਘੰਟਿਆਂ 
ਵਿਚ, ਪੰਜਾਬ ਦੀ ਲੰਮੀ ਤੋ ਲੰਮੀ ਸੜਕ ਨੂੰ ਟੱਪ 
ਜਾਈਦਾ ਹੈ _(ਕਾਰ ਰਾਹੀ )...ਅਜ ਜੁਗਰਾਫ਼ੀਏ ਦੇ 
ਨਕਸ਼ੇ ਵਿਚ ਮਹਾਂ-ਪੰਜਾਬ, 'ਢਾਈ-ਘੰਟਾ ਪੰਜਾਬ' ਬਣਕੇ 


_ਹੀ ਨਹੀਂ ਰਹਿ ਗਿਆ ਸਗ ਪੰਜਾਬੀ ਭਾਸ਼ਾ, ਕਲਚਰ 


ਅਤੇ ਅਰਥਚਾਰੇ ਉੱਤੇ ਵੀ ਭਾਰੀ. ਸੱਟ ਮਾਰੀ ਗਈ 
ਹੈ...ਮਾਰੀ ਜਾ ਰਹੀ ਹੈ...ਜੋ ਹੋਠਲੀਆਂ ਸਤਰਾਂ ਤੋਂ 
ਸਪਏਟ ਹੋ ਜਾਵੇਗੀ... ੧ 
ਹਰਿਆਣੇ ਨੂੰ ਪਾਣੀ--ਘੋਰ ਬੇ-ਟਿਨਸਾਫੀ ? 
ਅਜ਼ਾਦੀ ਤੋਂ ਪਹਿਲਾਂ _ਬੀਕਾਨੇਰ ਸਟੇਟ, ਪੰਜਬ 
ਦਾ ਪਾਣੀ ਜ਼ਰੂਰ ਵਰਤਦੀ ਸੀ ਮਗਰ ਮੁੱਲ ਤਾਰਿਆ 
ਕਰਦੀ ਸੀ । ਅਜ਼ਾਦੀ ਤੋਂ` ਮਗਰੋ ਪੰਜਾਬ ਨਾਲ ਹੋਰਨਾਂ 
ਮਸਲਿਆਂ ਤੋਂ ਇਲਾਵਾ, ਪ'ਣੀ ਦੇ ਮਾਮਲੇ ਵਿਚ ਵੀ 
ਧੱਕਾ ਹੀ ਹੁੰਦਾ ਆਇਆ ਹੈ । ਸਾਡੇ ਨਾਲ ਤਾਂ ਕੀ 
ਨਹਿਰੂ, ਕੀ ਇੰਦਰਾ ਗਾਂਧੀ, ਕੀ ਬੰਸੀ ਲਾਲ ਤੇ ਕੀ 


_ਗੁਲਜ਼ਾਰੀ ਲਾਲ ਨੰਦਾ ਸਭ ਨੇ ਮਤਰੇਈ ਮਾਂ ਵਾਲਾ 


ਸਲੂਕ ਹੀ ਕੀਤਾ ਹੈ : 
1955 ਦਾ ਅਵਾਰਡ--ਪਹਿਲਾ ਧੱਕਾ; 
ਪਾਣੀਆਂ ਦੇ ਮਾਮਲੇ ਵਿਚ ਸਭ ਤੋਂ ਪਹਿਲਾ ਅਨਿਆਏ 


ਲਾਲ ਨਹਿਰ ਦੇ ਸਮ ਹੋਇਆ । ਭਾਵੇ 
-ਰਾਸ਼ਟਰੀ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਸਨ 
ਦਿੰਦੇ ਪਰ ਨਹਿਰੂ ਨੇ ਵਲਡ ਬੈਕ ਦੀ ਨਸੀਹਤ ਹੇਠ, 
ਪੰਜਾਬ ਦੇ ਪਾਣੀਆਂ ਵਿਚੇ 8) ਲੱਖ ਏਕੜ-ਫੁੱਟ ਪਾਣੀ 
ਰਾਜਸਥਾਨ ਨੂੰ ਮੁਫਤ ਮੁਫਤ ਹੀ ਦੇ ਦਿੱਤਾ । 
ਦੂਸਰਾ ਧੱਕਾ ਐਮਰਜੈਂ.1--ਦੌਰਾਨ : 


ਐਮਰਜੈੱਸੀ ਲਾਉਂਦੇ ਸਮੇਂ, ਨਾਹਰਾ ਤਾਂ ਬੇਸ਼ੱਕ 


'ਗ਼ਰੀਬੀ ਹਟਾਉਣ ਦਾ ਲਾਇਆ ਮਗਰ ਹਕੀਕਤ ਵਿਚ 
ਇਹ (ਪੰਜਾਬ ਨੂੰ) 'ਰਗੜਾ ਲਗਾਓ' ਵਿਚ ਹੀ ਹੋ 
ਨਿਬੜਿਆ । ਸੀ ਮਤੀ ਇੰਦਰਾ ਗਾਂਧੀ ਅਤੇ ਉਸਦੇ 
ਲੈਫਟੀਨੈਂਟ ਬੰਸੀ ਲਾਲ ਨੇ ਰਾਵੀ-ਬਿਆਸ ਦੇ ਪਾਣੀਆਂ 
ਵਿਚੋ 28 ਲੱਟ ਏਕੜ ਫੁੱਟ ਦੀ ਜਗ੍ਹਾ ਵਿਚ 30 ਲੱਖ 
ਏਕੜ ਫੁੱਟ ਪਾਣੀ ਹਰਿਆਣੇ ਨੂੰ ਦਵਾ ਦਿਤਾ । ਇਸ 
ਤਰ੍ਹਾਂ ਹਰਿਆਣੇ ਨੂੰ ਉਸਦੇ ਹਿੱਸੇ ਨਾਲੋ ਲਗਪਗ 
ਸਵਾਇਆ ਪਾਣੀ ਦੇ ਦਿਤਾ ਗਿਆ । ਇਹ ਵੰਡ ਇਸ 
ਤਰ੍ਹਾਂ ਕੀਤੀ ਗਈ :-- 


ਕੁਲ ਫਾਲਤੂ ਪਾਣੀ __72 ਲੱਖ ਏਕੜ-ਫੁੱਟ 
ਦਿੱਲੀ ਨੂੰ 2 ਲੱਖ ਏਕੜ 
ਬਾਕੀ ਇਨ 
ਬਾਕੀ ਪਾਣੀ ਦਾ ਵੀ ਅੱਧ ਕਰ ਦਿੱਤਾ :-- 
ਹਰਿਆਣਾ 35 ਲੱਖ ਏਕੜ ਫੁੱਟ 
ਪੰਜਾਬ 35 ਲੱਖ ਏਕੜ ਫੁੱਟ 


ਪੰਜ-ਦੋ-ਵੈਜੀ ਦਾ ਕਾਨੂੰਨ : 

ਅਸਲ ਵਿਚ ਜਦੋ ਹਰਿਆਣਾ ਬਣਿਆ ਸੀ ਤਾਂ 
ਇਹ ਫੈਸਲਾ ਹੋਇਆ ਸੀ ਕਿ ਪੁਰ/ਣੇ ਪੰਜਾਬ ਦੀ ਕੁਲ 
ਜਾਇਦਾਦ ਵਿਚੋਂ 40 ਪਰਸੈੱਟ ਹਿੱਸਾ ਹਰਿਆਣੇ ਨੂੰ 
ਮਿਲੇਗਾ... ਰ੍ 

ਮਗਰ ਪਾਣੀਆਂ ਦੀ ਵੰਡ ਕਰਦੇ ਵਕਤ ਇੰਦਰਾ 
ਗਾਂਧੀ ਹੋਰਾਂ ਆਪਣੇ ਹੀ ਬਣਾਏ ਉਪਰੋਕਤ ਕਾਨੂੰਨ 
ਦੀਆਂ ਧੱਜੀਆਂ ਉਡਾ ਦਿੱਤੀਆਂ । ਪੰਜ-ਦੌ-ਵੰਜੀ ਦੀ 
ਜਗ੍ਹਾ, ਅੱਧੇ ਅੱਧ ਕਰ ਦਿੱਤਾ !!! 
ਸਰਪਲਸ ਪਾਣੀ : 

ਜੋ ਸ਼ਬਦ 'ਸਰਪਲਸ' ਬਾਰ ਬਾਰ ਵਰਤਿਆ ਜਾ 
ਰਿਹਾ ਹੈ ਇਸ ਤੋ ਭਾਵ ਇੰਜ ਹੈ : 

ਰਾਵੀ ਬਿਆਸ ਦੇ ਕੁਲ ਪ'ਣੀਆਂ ਵਿਚੋ, ਸਭ 
ਤੋ ਪਹਿਲਾਂ ਉਨ੍ਹਾਂ ਨਹਿਰਾਂ ਉਸੇ ਤਰ੍ਹਾਂ ਪਾਣੀ 
ਮਿਲਦਾ ਰਹੇਗਾ ਜਿਵੇ 1955 ਤੋ ਪਹਿਲਾਂ ਮਿਲਦਾ 
ਸੀ । ਭਾਵ, ਪ੍ਰਾਣੀਆਂ ਨਹਿਰਾਂ (ਜਿਵੇ ਗੈਗ ਨਹਿਰ, 
ਅਪਰਬਾਰੀ ਦੁਆਬ ਆਦਿ) ਦਾ ਹਿੱਸਾ ਕਢਕੇ ਬਾਕੀ 
(ਸਰਪਲਸ) ਪਾਣੀ ਹੀ ਹਰਿਆਣੇ, ਪੰਜਾਬ ਆਦਿ ਵਿਚ 


ਨੂੰ, 
ਤ 


ਵੰਡਿਆ ਜਾਵੇਗਾ । 
ਪਾਣੀ ਕਿਵੇ" ਵਧ ਗਿਆ...? 

ਅੱਜ ਕਲ ਪੰਜਾਬ ਸਰਕਾਰ ਵੱਲੋ, ਤੁਹਾਡੇ ਅਦਾ 
ਕੀਤੇ ਟੈਕਸਾਂ ਵਿਚੋ, ਲੱਖਾਂ ਰੁਪਏ ਖਰਚ ਕੋ ਵੱਡੇ ਵੱਡੇ 
ਇਸ਼ਤਿਹਾਰ ਦਿਤੇ ਜਾ ਰਹੇ ਹਨ ਜਿਨ੍ਹਾਂ ਵਿਚ ਪੰਜਾਬ 
ਨੂੰ 1976 ਸਮਝੌਤੇ ਨਾਲੋ ਵਧੇਰੇ ਪਾਣੀ ਦਵਾਏ ਜਾਣ 
ਦੀਆਂ ਗੱਲਾਂ ਲੀਤੀਆਂ ਜਾ ਰਹੀਆਂ ਹਨ । 

196 ਦੇ ਸਮਝੌਤੇ ਵਿਚ ਪਾਣੀ ਦੀ ਗਿਣਤੀ 
1941-45 ਦੇ ਪੰਝੀ ਸਾਲਾਂ ਦੇ ਆਧਾਰ ਤੇ ਕੀਤੀ ਗਈ 
ਸੀ_(&੪੬98 ੦1 1921--1946) ਮਗਰ _1981 
ਸਮਝੌਤੇ ਅੰਦਰ 1921--1960 ਦੇ ਚਾਲੀ ਸਾਲਾਂ ਦੇ 
ਰਿਕਾਰਡ ਮੁਤਾਬਕ ਕੀਤੀ ਗਈ ਹੈ । 
ਰੀਕਾਰਡ ਕਿਉ” ਬਦਲਿਆ : 

ਅਕਸਰ ਇਹ ਵੇਖਿਆ ਜਾਂਦਾ ਹੈ ਕਿ ਜਿਸ ਵੀ 
ਆਦਮੀ ਜਾਂ ਸੰਸਥਾ ਨਾਲ ਧੋਖਾ ਕਰਨਾ ਹੋਵੇ, ਉਸ ਦੀ 
ਫਾਈਲ ਹੀ ਗੁੰਮ ਕਰ ਦਿੱਤੀ ਜਾਂਦੀ ਹੈ । ਜੇ ਫਾਈਲ 
ਗੁੰਮ ਨਾ ਕੀਤੀ ਜਾ.ਸਕੇ ਤਾਂ ਫਿਰ ਰਿਕਾਰਡ ਹੀ ਬਦਲ 
ਦਿਤਾ ਜਾਂਦਾ ਹੈ...ਹੈ ਕਿ ਨਹੀਂ ? ਉਸੇ ਤਰ੍ਹਾਂ ਹੀ 
ਇੰਦਰਾ-ਸਰਕਾਰ ਨੇ ਕੀਝਾ । ਪਹਿਲਾਂ 1921---45 ਦੇ 
ਸਾਲਾਂ ਨੂੰ ਅਧਾਰ ਮੰਨਿਆ । ਦੁਬਾਰਾ _1921---1960 
ਦੇ ਸਾਲਾਂ ਨੂੰ ! ਮੈ. ਪੁਛਣਾ ਚਾਹਾਂਗਾ ਕਿ 1976 ਵਿਚ 
ਹੀ ਉਨ੍ਹਾਂ 1921--1960 ਨੂੰ ਕਿਉ” ਨਾ ਅਧਾਰ 
ਮੰਨਿਆ ? ਕੀ ਉਸ ਵਕਤ 1945--1950 ਦਾ ਰਿਕਾਰਡ 
ਨਹੀ ਸੀ ਹੈਗਾ...?? ਤੇ ਜੇ 1976 ਵਿਚ 1976 ਵਿਚ 
1921-45 ਦਾ ਰਿਕਾਰਡ ਚਲ ਸਕਦਾ ਸੀ, ਫਿਰ ਹੁਣ 
ਕਿਉ” ਯਕਦਮ ਇਹ ਅਧਾਰ ਬਦਲ ਦਿੱਤ! ? 

ਵੈਸੋ 1961--1980 ਦਾ ਰਿਕਾਰਡ ਵੀ ਕਿਉ” 
ਨਹੀ” ਵੇਖਦੇ ? ਹੋ ਸਕਦਾ ਹੈ ਇਸ ਸਮੇ ਦੋਰਾਨ, ਕਈ 
ਸਾਲ, ਲਗਾਤਾਰ ਦਰਿਆਵਾਂ ਵਿਚ ਪਾਣੀ ਘੱਟ ਆਉ'ਦਾ 
ਰਿਹਾ ਹੋਵ ਅਤੇ ਅੰਕ ਕਿਤੇ ਘੱਟ ਜਾਵੇ...? 

ਇਸ ਤਰ੍ਹਾਂ ਜਾਪਦਾ ਹੈ ਕਿ ਜਿਹੜੇ ਸਾਲਾਂ ਵਿਚ 
ਵਧੋਰੇ ਪ'ਣੀ ਆਉਦਾ ਰਿਹਾ, ਉਨ੍ਹਾਂ ਨੂੰ ਵੇਖ ਲਿਆ 
ਗਿਆ ਅਤੇ ਜਿਨ੍ਹਾਂ ਸਾਲਾਂ ਵਿਚ ਵਧੇਰੇ ਪਾਣੀ ਨਹੀ 
ਸੀ ਆਇਆ ਉਨ੍ਹਾਂ ਨੂੰ ਛੱਡ ਦਿਤਾ ਗਿਆ ਹੈ । ਝੱਟ 
ਝੁੱਟ ਰਿਕਾਰਡ ਬਦਲਣ ਦਾ ਕੀ ਮਤਲਬ ਹੁੰਦਾ ਹੈ...? 
ਯਮਨਾ ਦਾ ਪਾਣੀ ਕਿੱਥੇ ਗਿਆ ? 

ਪਾਣੀਆਂ ਦੇ ਅੰਤਰ ਰਾਸ਼ਟਰੀ ਕਾਨੂੰਨ ਮੁਤਾਬਕ 
(ਸਾਡੇ ਦੇਸ਼ ਵਿਚ ਵੀ ਉਹੋ ਹੀ ਕਾਨੂੰਨ ਹੈ), ਜਿਨ੍ਹਾਂ 
ਸੂਬਿਆਂ ਥਾਣੀ" ਕੋਈ ਦਰਿਆ ਲੰਘੇ ਉਨ੍ਹਾਂ ਹੀ ਸੂਬਿਆਂ 
ਥਾਣੀ' ਕੋਈ ਦਰਿਆ ਲੰਘਰ ਉਨ੍ਹਾਂ ਹੀ ਸੂਬਿਆਂ ਦਾ 
ਦਰਿਆਈ ਪਾਣੀ ਤੇ ਹੱਕ ਹੋਵੇਗਾ ? ਪੰਜਾਬ ਦੀ ਵੇਡ 

33 


ਤੋਂ ਪਹਿਲਾਂ ਯਮੁਨਾ ਵੀ ਤਾਂ ਪੰਜਾਬ ਵਿਚ ਹੀ 
_ ਵਗਦਾ ਸੀ । ਉਸ ਦੇ ਹਿਸੇ ਵਿਚੋ ਵੀ ਪੰਜ-ਦੋ- 
ਵੌਜੀ ਦੇ ਅਸੂਲ ਮੁਤਾਕਕ ਪੰਜਾਤ ਦਾ 60%, 
ਹਿੱਸਾ ਬਣਦਾ ਹੈ ਮਗਰ ਯਮੁਨਾ ਦੇ ਹਿੱਸੇ ਵਿਚ 
ਪੰਜਾਬ ਨੂੰ 1965 ਤੋ" ਪਹਿਲਾਂ ਟਿਕ ਪਰਸੈੱਟ 
ਵੀ ਪਾਣੀ ਨਹੀ ਦਿਤਾ _ਜਾ_ ਰਿਹਾਂ ..? ਕੀ 
ਯਮੁਨਾ ਦਰਿਆ ਪੰਜਾਬ ਵਿਚ ਵਗਦਾ ਨਹੀ ਸੀ ? 
`'ਇਹ ਧੱਕਾ ਕਿਉ” ਤੂ 
ਉਦਘਾਟਨ 5੧1. : 

ਨਹਿਰ ਵੀ ਕੁਲ ਲੰਬਾਈ 10 ਕਿਲੋਮੀਟਰ ਦੇ 
ਕਰੀਬ ਹੈ--ਨਹਿਰ ਦੀ ਰੂਪ ਰੋਖਾ (41ਊ00€90) 
ਦਾ ਫ਼ੈਸਲਾ ਅਜੇ ਤੀਕ ਨਹੀਂ ਹਇਆ ਸਿਰਫ 4 ਕਿਲੌ- 
ਮੀਟਰ ਲਈ ਲੁੜੀ'ਦੀ ਥਾਂ ਦੀ ਹੀ ਹਾਲੇ ਨਿਸ਼ਾਨਦੇਹੀ 
ਹੋਈ ਹੈ ਮਗਰ ਉਦਘਾਟਨ ਪਹਿਲਾਂ ਹੀ ਕਰਨ ਆਣ 
ਪੁੱਜੇ ਸਨ...? ਭਲਾ ਉਨ੍ਹਾਂ ਨੂੰ ਕੋਈ ਪੁੱਛੇ ਕਿ ਪਹਿਲਾਂ 
ਜ਼ਮੀਨ ਖਰੀਦੀ ਜਾਂਦੀ ਹੈ ਕਿ ਕੋਠਾ ਪਾ ਦਿਤਾ ਜਾਂਦਾ 
ਹੈ...? ਨਹਿਰ ਦੀ ਅਲਾਈਨਮੈਂਟ ਹਾਲੇ ਫਿਕਸ ਨਹੀ” 
ਹੋਈ ਅਤੇ ਉਦਘਾਟਨ _ਪਹਿਲਾਂ ਹੀ _ਕਰ ਦਿਤਾ 
ਗਿਆ ਹੈ...? 
ਪੰਜਾਬ ਵਿਚ ਪਾਣੀ ਦੀ ਘਾਟ : 

ਅੰਮ੍ਰਿਤਸਰ-ਗੁਰਦਾਸਪੁਰ ਦੇ ਇਲਾਕੇ ਵਿਚ ਵੀ 
(ਜਿਥੋਂ _ਬਿਸਤ-ਦੋਆਬ ਵਰਗੀਆਂ _ ਮਿੱਠੇ ਪਾਣੀਆਂ 
ਵਾਲੀਆਂ ਨਹਿਰਾਂ ਲੰਘਦੀਆਂ ਹਨ) ਪਾਨੀ ਦੀ ਬਹੁਤ 
ਕਮੀ ਹੈ । ਬਿਜਲੀ ਰਾਣੀ ਦੇ ਉੱਜ ਚੌਵੀਆਂ ਘੰਟਿਆਂ 
ਵਿਚੋਂ ਵੀਹ ਘੰਟੇ ਦਰਸ਼ਨ ਨਹੀਂ' ਹੁੰਦੇ । ਫਸਲਾਂ ਪਾਣੀ 
ਖੁਣੋ' ਸੁੱਕ ਜਾਂਦੀਆਂ ਹਨ । ਥੁੜ ਕਾਰਨ ਜਿੰਮੀਦਾਰ, 
ਨਹਿਰੀ ਪਾਣੀ ਦੀ ਚੋਰੀ ਕਰਨ ਲਈ ਮਜਬੂਰ ਹੌਦੇ 
ਹਨ । ਨਹਿਰ ਵਿਚੋ ਪਾਈਪ ਰਾਹੀ ਪਾਣੀ ਕੱਢ ਲੈਦੇ 
ਹਨ । ਜਦੋਂ" ਚੰਦ ਮੌਟੇ ਜ਼ਿਮੀਂਦਾਰ ਅਜਿਹਾ ਕਰਦੇ ਹਨ, 
ਉਨ੍ਹਾਂ ਦੇ ਅਨੇਕਾਂ ਭਰਾ ਜੋ ਨਹਿਰ ਦੀ ਟੋਲ ਉੱਪਰ 
ਰਹਿੰਦੇ ਹਨ, ਪਾਣੀ ਨੂੰ ਤਰਸਦੇ ਰਹਿ _ਜਾਂਦੇ ਹਨ । 
ਓਵਰਸੀਅਰਾਂ/ਐਸ. ਡੀ. ਓ. ਨਾਲ ਝਗੜੇ ਵੱਖ ਹੁੰਦੇ 
ਹਨ--ਜੋ ਚੋਰੀ ਤੋ ਡਰਦੇ ਹਨ । ਜਦੋ ਕਿਸਾਨ 
ਮੁਲਾਜ਼ਮ ਆਪਸ ਵਿਚ ਉਲਝ ਰਹੇਂ ਹਨ--ਪਿੱਛੇ ਜਿਹੇ 
ਮੋਰੋ ਇਕ ਜਮਾਤੀ ਨਹਿਰੀ ਅਫਸਰ ਨੂੰ, ਕੁਝ ਜਗੀਰਦਾਰ, 
ਕੁੱਟ ਕੇ ਹੀ ਮਾਰ ਦਿੰਦੇ ਅਗਰ ਉਸਦੀ ਉੱਚੀ ਲੰਮੀ 
ਧਰਮ ਪਤਨੀ ਡਾਂਗ ਚੁੱਕ ਕੇ, ਦੋ ਗ੍ਰੰ ਡਿਆਂ ਦੇ ਸਿਰ ਨਾ 
ਪਾੜ ਦਿੰਦੀ ! ਇਹ ਘਟਨਾ ਅੰਮਿ੍‌ਤਸਰ ਤਹਿਸੀਲ” 
"ਤਰਨਤਾਰਨ ਦੇ ਨਜ਼ਦੀਕ ਰਸੂਲਪੁਰ ਨਹਿਰੀ ਰੈਸਟ- 
ਹਾਉਸ ਵਿਖੋ। . 


੧੬, ॥੧ ੬. &॥ 


ਵਿਚ ਹੋਈ ਸੀ, ਠੀਕ ਉਸੇ ਸ਼ਹਿਰ ਵਿਚ ਜਿਥੇ ਇੰਦਰਾ 
ਸਰਕਾਰ ਨੇ ਹੁਣੇ ਹੁਣੇ ਇਕ ਪੰਜ-ਸਟਾਰੀ ਹੋਟਲ 


ਉਸਾਰਿਆ ਹੈ ! ਕੀ ਇਹੋ ਪੈਸਾ ਉਹ ਵਧੇਰੇ ਨਹਿਰਾਂ 


ਬਨਾਉਣ ਤੇ ਨਹੀ ਸਨ ਖਰਚ ਸਕਦੇ ? ਬਹੁਤ ਸਾਰੀਆਂ 
ਨਹਿਰਾਂ/ਸੂਏ ਹਾਲੇ ਵੀ 'ਛਿਮਾਹੀ' ਹਨ । ਪਾਕਿਸਤਾਨ 
ਨੂੰ ਕਈਆਂ ਸਾਲਾਂ ਤੇ ਲੱਖਾਂ ਏਕੜ ਧਰਤੀ ਨੂੰ ਸਿੰਜਣ 
ਜੋਗਾ ਪਾਣੀ ਜਾ ਰਿਹਾ ਹੈ ਮਗਰ ਪੰਜਾਬੀਆਂ ਦੀਆਂ 
ਫਸਲਾਂ ਪਾਣੀ ਖੁਣ' ਸੁੱਕ ਸੜ ਜਾਂਦੀਆਂ ਹਨ । ਬਠਿੰਡੋ- 
ਫਰੀਦਕੋਟ ਆਦਿ ਜ਼ਿਲਿਆਂ ਵਿਚ ਤਾਂ ਉੱਜ ਵੀ ਪਾਣੀ 
ਹੀ ਖਾਰਾ ਹੈ । ਉਥੇ ਨਹਿਰੀ ਪਾਣੀ ਦੀ ਹੋਰ ਵੀ ਵਧੇਰੇ 
ਲੌੜ ਹੈ । ਕਈ ਕਈ ਥਾਈ' ਪੰਦਰਾਂ ਪੰਦਰਾਂ, ਵੀਹ-ਵੀਹ 
ਮਿੰਟ (ਪ੍ਰਤੀ ਕਿੱਲਾ) ਲਈ _ਹੀ ਪਾਣੀ ਲਾਉਣ ਨੂੰ 
ਮਿਲਦਾ ਹੈ । ਪਰ ਵੇਖੋ ਰੰਗ ਸਰਕਾਰ ਦੇ ਜਿਸ 7,00000 
ਏਕੜ ਧਰਤੀ ਨੂੰ ਸਿੰਜਣ ਜੋਗਾ ਪਾਣੀ ਐਸ. ਵਾਈ. 


ਐਲ. ਨਹਿਰ ਰਾਹੀ ਹਰਿਆਣੇ ਨੂੰ ਦੇਣਾ ਮੰਨ 
ਲਿਆ ਹੈ !!! ਨ 
ਪਾਕਿਸਤਾਨ ਨੂੰ ਜਾਣ ਵਾਲਾ ਪਾਣੀ : 


ਪੰਜਾਬੀਆਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ 
ਹਰਿਆਣੇ ਨੂੰ ਤਾਂ ਉਹੋ ਪਾਣੀ ਦਿੱਤਾ ਜਾਵੇਗਾ ਜੋ 
ਪਾਕਿਸਤਾਨ ਨੂੰ ਜਾ _ਰਿਹਾ ਹੈ...ਪਰ ਇਹ ਕਿਸੇ 
ਵੀ ਸਰਕਾਰੀ ਪ੍ਰਾਪੇਗੰਡੇ ਵਾਲੇ ਇਸ਼ਤਿਹਾਰ ਵਿਚ ਨਹੀੰ 
ਦਸਿਆ ਗਿਆ ਕਿ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ 
ਤਾਂ ਉਨਾਂ ਚਿਰ ਵਰਤਿਆ ਹੀ ਨਹੀ ਜਾ ਸਕਦਾ ਜਿੰਨਾ 
ਚਿਰ ਥੀਨ ਡੌਮ ਨਹੀ ਬਣਦਾ... 
ਡੈਮ ਦੀ ਕਹਾਣੀ : 
ਥੀਨ ਡੈਮ ਦੀ ਕਹਾਣੀ ਪਹਿਲੀ ਵੱਡੀ ਲੜਾਈ 
ਤੋਂ ਵੀ ਪਹਿਲਾਂ ਸ਼ੁਰੂ ਹੋਈ ਸੀ ਸੰਨ 1811 ਦੋਰਾਨ, 
ਉਦ' ਸਾਡੇ ਬਾਬੇ ਨੂੰ ਹਾਲੇ ਦਾੜ੍ਹੀ ਨਹੀ ਸੀ ਆਈ, 
34 ਸਾਲ ਲੰਘ ਗਏ...ਖੌਰ ਉਦੋ ਤਾਂ ਅੰਗਰੇਜ਼ਾਂ ਦਾ 
ਰਾਜ ਸੀ...ਫਿਰ ਅਜ਼ਾਦੀ ਆਈ ..ਅਜ਼ਾਦੀ ਵੀ 
ਸਤਾਰਾਂ ਵਰ੍ਹਿਆਂ ਦੀ ਹੋ ਗਈ--ਸੰਨ 1964 ਚੜ੍ਹਿਆ-- 
ਥੀਨ ਡੈਮ ਦਾ 'ਵੱਟਾ' ਰੱਖਿਆ ਗਿਆ--ਉਸੇ ਸਾਲ 
ਸਾਡੇ ਬਾਪ ਦਾ ਸਿਰ ਗੌਜਾ ਹੋਇਆ ਸੀ- ਉਸਦੇ ਬਾਪ 
ਦੇ ਮਰਨੇ ਤੇ...ਖੈਰ ਸਮਾਂ ਗੁਜਰਦਾ ਗਿਆ--'ਵੱਟਾ 
ਰ੍ੜ ਰੁੜ ਕੇ ਬਿਰਜੂ ਬਾਮ੍ਣ ਦੀ ਦੁਕਾਨ ਤੀਕ ਆਣ 
ਪਹੁੰਚਾ--ਸਤਾਰਾਂ ਸਾਲ ਹੋਰ ਗੁਜ਼ਰ ਗਏ--ਸੰਨ 1981 
ਆ ਗਿਆ--ਅਸੀ'`ਵੀ ਆਪਣਾ ਸਿਰ ਮਨਾ ਲਿਆ 
ਮਗਰ ਥੀਨ ਡੈਮ ਦੀ ਨੀ'ਹ ਪੁੱਟਣ ਵਾਲੀ ਕਹੀ ਨੂੰ 
ਹਾਲੇ ਦਸਤਾ ਨਹੀਂ ਠੁਕਿਆ...ਸਾਡੇ ਬਾਬੇ ਨੇ ਉਸ 
ਸਰਵੇਅਰ ਦਾ ਬਸਤਾ ਚੁਕਿਆ ਸੀ ਜਿਸ ਸਭ ਤੋ 
ਦੇ 


ਪਹਿਲਾਂ ਅੰਦਾਜ਼ਾ ਲਾਇਆ ਸੀ ਕਿ ਪਠਾਨਕੋਟ 


ਦਿ ਭਾ: 


ਉਪਰ ਵੱਲ, ਦਰਿਆ ਵਿਚ ਬੰਨ੍ਹ ਲਾ ਕੇ ਇਕ ਡੈਮ 
ਉਸਰ ਸਕਦਾ ਹੈ---ਸਾਡੇ ਬਾਬਾ ਜੀ ਬੇਲਦਾਰ ਤੋ 
ਤਰੱਕੀ ਕਰਦੇ ਕਰਦੇ ਓਵਰਸੀਅਰ _ਥਣ ਕੇ ਰਿਟ/ਇਰ 
ਹੋ ਗਏ ਮਗਰ ਥੀਨ ਡੌਮ ਨਾ ਬਣਿਆ...ਸਾਡੋ ਬਾਬੇ 
ਦੇ ਪੁੱਤਰ ਨੇ ਬਤੌਰ ਮੌਟ ਉਸ ਖੱਦਰਧਾਰੀ ਹੱਥ 
ਬਾਟਾ ਫੜਿਆ ਸੀ ਜਿਸ 'ਵੱਟਾ' ਗੱਡਿਆ ਸੀ--ਖੈਰ, 
ਸਾਡੇ ਬਾਬੇ ਦਾ ਪੁੱਤਰ ਮੌਟ ਤੋ` ਤਰੱਕੀ ਕਰਦਾ ਕਰਦਾ 
ਐਸ. ਡੀ. ਓ. ਬਣਕੇ ਰੀਟਾਇਰ ਹੋ ਗਿਆ ਮਗਰ ਥੀਨ 
ਡੈਮ ਫਿਰ ਵੀ ਨਾ ਬਣਿਆ...ਬਾਬੇ ਦੇ ਪੁੱਤਰ ਦਾ ਪੁੱਤਰ 
ਅੱਜ ਉਨ੍ਹਾਂ ਨੂੰ ਐਸ. ਡੀ. ਓ. ਦਾ ਕੋਰਸ ਕਰਵਾ ਰਿਹਾ 
ਜਿਨ੍ਹਾਂ ਦੇ ਡੈਡੀ ਥੀਨ ਡੌਮ ਤੇ ਸੰਨ ।964 ਦੇ ਐਕਸੀਅਨ 
ਲੱਗੇ ਹੋਏ ਹਨ...ਮਗਰ ਥੀਨ ਡੌਮ ਬਨਾਉਣ ਦੀ ਹਾਲੇ 
ਵੀ ਮਾਇਆ ਨਹੀ ਹੈ ਮਿਲੀ.. ਤੇ ਬੋਦਾ ਦਾਹਵੇ ਨਾਲ 
ਕਹਿੰਦਾ ਹੈ ਕਿ ਜੇ ਜਹਾਜ਼ਾਂ ਦੀਆਂ ਸੀਟਾਂ ਪੂੰਝਣ ਵਾਲੇ' 
ਹੀ ਯੋਜਨਾਕਾਰ ਬਣਦੇ ਰਹੇ ਤਾਂ ਥੀਨ ਡੈਮ, ਸਾਡੇ ਬਾਬੇ 
ਦੇ ਪੁੱਤਰ ਢੇ_ ਪੁੱਤਰ ਦੇ ਪੁੱਤਰ ਦਾ ਸਿਰ ਮੁੰਨੇ ਜਾਣ 
ਤੀਕ ਵੀ ਨਹੀ ਬਨਣ ਲੱਗਾ...!!! ਸੈਨ 1995 ਤੀਕ 
ਪੂਰਾ ਰੋਣ ਦੀ ਕੋਈ ਸੰਭਾਵਨਾ ਨਹੀਂ'...? ਸੰਨ 1965 
ਵਿਚ ਇਸੇ ਡੈਮ ਉੱਪਰ ਕੁਲ 65 ਕਰੌੜ ਲਗਣੇ ਸਨ 
ਪਰ ਅੱਜ ਦੇ ਐਸਟੀਮੋਟ ਮੁਤਾਬਕ 700 ਕਰੌੜ...!! ਇਸ 
ਸਾਲ ਵੈਸੇ 15 ਕਰੌੜ ਖਰਚ ਕਰ ਦਿਤੇ ਗਏ ਹਨ 
3%6)---ਤੇ ਜਿਸ ਦੇਸ਼ ਵਿਚ 232? ਮਹਿੰਗਾਈ ਹਰ 
ਸਾਲ ਲਗ'ਤਾਰ ਹੁੰਦੀ ਰਹੇਂ--ਉਥੋ ਅਗਰ ਡੰਮਾਂ ਤੇ 
3% ਵਰਗੀ ਭਾਰੀ ਰਾਸ਼ੀ ਲਗਦੀ ਰਹੀ ਤੇ ਫਿਰ ਉਹ 
ਡੈਮ ਕਦੇ” ਪੂਰੋ ਹੋਣਗੇ--ਸ਼ਾਇਦ 'ਭ੍ਰਿਗ ਸੰਸਥਾ' ਵਾਲੇ 
ਪੰਡਿਤ ਹੀ ਦੱਸ ਸਕਣ...??? 
ਕੀ ਪੰਜਾਬ ਵਿਚ ਪਹਿਲਾਂ ਬਹੁਤ ਪਾਣੀ ਹੈ । 

ਪੰਜਾਬ ਦੇ ਸਾਰਿਆਂ ਦਰਿਆਵਾਂ ਤੋ` ਮਸਾਂ 900 
ਲੱਖ ਏਕੜ-ਫੁੱਟ ਪਾਣੀ ਹੀ ਪ੍ਰਾਪਤ ਹੁੰਦਾ ਹੈ ਜੋ ਦੋ- 
ਤਿਹਾਈ ਫਸਲਾਂ ਲਈ ਵੀ ਕਾਫੀ ਨਹੀ । ਪਰ ਇੰਦਰਾ 
ਸਰਕਾਰ ਨੇ ਅੰਕੜਿਆਂ ਦਾ ਹੇਰ ਫੇਰ ਕਰਕੇ 156 ਤੱ 
172 ਲੱਖ ਏਕੜ-ਫੁੱਟ ਪਾਣੀ 'ਖਿੱਚ ਕੇ' ਬਣਾ ਦਿਤਾ ਹੈ 
ਅਤੇ ਇਸੇ ਨੂੰ ਹੀ ਬਹੁਤਾ ਦੱਸੀ ਜਾ ਰਹੇ ਹਨ । 
ਸਰਕਾਰੀ ਪ੍ਰਾਪੇਗੈਡਾ ਝੂਠ ਦਾ ਪੁਲੰਦਾ : 

ਹੌਰ ਤੇ ਹੋਰ, ਬੁੱਧੂ ਬਨਾਉਣ ਵਿਚ ਵੀ ਸਰਕਾਰ 
ਵਲੋ ਕੋਈ ਕਸਰ ਬਾਕੀ ਨਹੀ` ਛੱਡੀ ਜਾ ਰਹੀ : 

(ਉ) ਯਮਨਾ ਦੇ ਫਾਲਤ੍ ਪਾਣੀਆਂ ਵਿਚੋਂ ਸਾਡਾ 
20 ਲੱਖ _ਏਕੜ-ਫੁੱਟ ਹਿੱਸਾ _ਬਣਦਾ ਹੈ--ਉਸਦੀ 
ਸਰਕਾਰੀ ਇਸ਼ਤਿਹਾਰਾਂ ਵਿਚ ਗੱਤ ਹੀ ਨਹੀਂ ਕੀਤੀ 
ਜਾ ਰਹੀ... 


(ਅ) ਨਾਉ” ਅਕਾਲੀਆਂ ਦਾ ਲਾਇਆ ਜਾ 
ਰਿਹਾ ਹੈ ਪਰ ਹਕੀਕਤ ਇਹ ਹੈ ਕਿ ਜਦੋ 1976 
ਦਾ ਇੰਦਰਾ ਅਵਾਰਡ ਦਿਤਾ ਗਿਆ ਸੀ ਉਦੋਂ 
ਗਿਆਨੀ ਜ਼ੈਲ ਸਿੰਘ ਹੋਰੀ” ਮੁੱਖ ਮੰਤਰੀ ਸਨ । 
ਉਨ੍ਹਾਂ ਇੰਦਰਾ ਗਾਂਧੀ ਦੇ ਉਸ ਫੈਸਲੇ ਦਾ ਵਿਰੋਧ 
ਵੀ ਇਕ ਚਿੱਠੀ ਰਾਹੀ ਕੀਤਾ ਸੀ । ਪਰ ਅਜ ਉਹ 
ਕਿਉ” ਚੁੱਪ ਹਨ...? ਕਿਉ” ਨਹੀ ਕਹਿੰਦੇ ਕਿ 
1976 ਵਿਚ ਵੀ ਇੰਦਰਾ ਗਾਂਧੀ ਨੇ ਪੰਜਾਬ ਨਾਲ 
ਧੱਕਾ ਕੀਤਾ ਸੀ ਅਤੇ 1981 ਦਾ ਅਵਾਰਡ ਵੀ 
ਧੱਕੇ ਤੇ ਧੱਕਾ ਕਰਨ ਵਾਲੀ ਗੱਲ ਹੈ ...? 

(ਸ) ਥੀਨ ਡੌਮ ਤੇ ਖ਼ਰਚ ਹੋਣ ਵਾਲੇ 700 
ਕਰੋੜ ਬਾਬਤ ਕੋਈ ਜ਼ਿਕਰ ਤੀਕ ਨਹੀ” ਕੀਤਾ ਜਾ 
ਰਿਹਾ--ਜ਼ਬਾਨੀ ਕਲਾਮੀ ਥੀਨ ਡੈਮ ਪੰਜਾਬ ਨੂੰ ਦੇ ਦਿੱਤਾ 
ਗਿਆ ਹੈ। 

(ਏ) ਅਕਾਲੀ ਸਰਕਾਰ ਨੇ 197 . ਦੇ ਇੰਦਰਾ- 
ਅਵਾਰਡ ਵਿਰੁਧ ਹਾਈ ਕੋਰਟ ਵਿਚ ਰਿੱਟ ਕੀਤੀ ਪਰ 
ਉਸ ਦੀ ਹਾਲੇ ਤਰੀਕ (ਅਗਲੀ ਤਰੀਕ 3-5-82) 
ਪੈਣੀ ਸੀ ਕਿ ਇੰਦਰਾ ਜੀ ਨੇ ਸਤਲੁਜ-ਜਮਨਾ-ਨਹਿਰ 
ਦਾ ਉਦਘਾਟਨ ਅਪ੍ਰੈਲ 1982 ਵਿਚ ਹੀ ਕਰ ਦਿੱਤਾ...? 

(ਕ) ਹੁਣ ਪੰਜਾਬ ਸਰਕਾਰ ਜ਼ੋਰ ਸ਼ੋਰ ਨਾਲ 
ਕਹਿ ਰਹਿ ਹੈ ਕਿ ਐਸ-ਵਾਈ-ਐਲ-ਨਹਿਰ ਰਾਹੀ', 
ਪੰਜਾਬ ਦੀ ਤਿੰਨ ਲੱਖ ਏਕੜ ਧਰਤੀ ਨੂੰ ਪਾਣੀ ਮਿਲੇਗਾ 
(ਰਾਜਪੁਰੇਂ ਦੇ ਆਸ ਪਾਸ) ਪਰ ਅਸੀਂ' ਪੁੱਛਣਾ ਚਾਹਾਂਗੇ 
ਕਿ ਪਹਿਲਾਂ ਇਹ ਪੰਜਾਬ ਸਰਕਾਰ ਜੌ ਦੋ ਸਾਲਾਂ ਤੋਂ 
ਸੂਬੇ ਵਿਚ ਹੈ--ਸੁੱਤੀ ਹੋਈ ਸੀ--ਉਦ' ਕਿਉ” ਨਾ 
ਪੰਜਾਬ ਦੀ ਧਰਤੀ ਨੂੰ ਸਿੰਜਣ ਦਾ ਉਪਰਾਲਾ ਕੀਤਾ 
ਗਿਆ--ਹਰਿਆਣੇ ਦੀਆਂ ਚੌਣਾਂ ਤ' ਇਕ ਹਫਤਾ ਪਹਿਲਾਂ 
ਹੀ ਕਿਉ ਇਹ ਸੁਪਨਾ ਆਇਆ...? 

(ਗ) ਜਦੋ ਪਾਣੀਆਂ _ਦੇ ਝਗੜਿਆਂ _ਬਾਬਤ 
ਮੁਕੱਦਮਾ ਸੁਪਰੀਮ ਕੌਰਟ ਵਿਚ ਚਲ ਰਿਹ ਸੀ ਫਿਰ 
ਬਾਹਰ ਬਾਹਰ ਹੀ ਕਿਉ” ਸਮਝੌਤਾ ਕਰ ਲਿਆ ਗਿਆ । 
ਸਪਸ਼ਟ ਹੈ--ਹਰਿਆਣੇ ਨੇ ਕੇਸ ਹਾਰ ਜਾਣਾ ਸੀ !! 

ਸਾਰ : ਲੇਖਕ ਮੁਤਾਬਕ ਵੰਡ ਇਉ ਬਣਦੀ ਹੈ:- 

ਰਾਵੀ-- ਬਿਆਸ -- ਯਮਨਾ ਦਾ ਕੁਲ ਸਰਪਲਸ 
ਪਾਣੀ==107.5 ਲੱਖ ਏਕੜ ਫੁੱਟ । 

ਪੰਜਾਬ ਦਾ ਹਿੱਸਾ 

= 88” 107.5=64,5 ਲੱਖ ਏਕੜ ਫੁੱਟ । 

ਹਰਿਆਣੇ ਦਾ ਹਿੱਸਾ 

== ੩68 ” 107.4=43 ਲੱਖ ਏਕੜ ਫੁੱਟ । 

ਹਰਿਆਣੇ ਕੋਲ ਪਹਿਲਾਂ ਹੀ ਜਮਨਾ ਦਾ 372 


ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਵਾਸਤੇ ਕੈਲਾਸ਼ ਕੌਰ--ਗੁਰਸ਼ਰਨ ਸਿੰਘ ਨੇ ਛਪਵਾਇਆ ਤੇ ਪ੍ਰਕਾਸ਼ਤ ਕੀਤਾ । 
ਛਪਾਈ ਹਰਮੁਖ ਪ੍ਰਿੰਟਰਜ਼, 23-ਮਹਾਂ ਸਿੰਘ ਗੇਟ ਮਾਰਕੀਟ, ਅੰਮ੍ਰਿਤਸਰ ਵਿਚ ਹੋਈ । ਪ੍ਰਬੰਧਕੀ ਸਿਰਨਾਵਾਂ : ਗੁਰੁ ਖਾਲਸਾ 
ਨਿਵਾਸ ਡਾਕਖ਼ਾਨਾ ਖ਼ਾਲਸਾ ਕਾਲਜ, ਅੰਮ੍ਰਿਤਸਰ-143003 : ਵਾਰਸ਼ਿਕ ਚੰਦਾ 15 ਰੁ:, ਵਿਦੇਸ਼ ਹਵਾਈ ਡਾਕ ਰਾਹੀ 80 ਰੁ: 


4੬0 ਰਜਾ ਜੀ ਮਲੀ ' ਨੀ ਮਾਏ ੨੮ ਨੇ. ,. 


॥ 


੧੬ 


੨ << << ੪111 ੧੧੬ ੧ਿ੦91503, 


ਲੱਖ ਏਕੜ-ਫੁੱਟ ਪਾਣੀ ਹੈਂ ਅਤੇ ਉਸ ਨੂੰ ਸਿਰਫ 5 
ਲੱਖ ਏਕੜ ਫੁੱਟ ਪਾਣੀ ਹੋਰ (ਵੱਧ ਤੱ ਵੱਧ) ਦਿੱਤਾ 
ਜਾਣਾ ਚਾਹੀਦਾ ਹੈ ਪਰ ਸਦਕੇ ਜਾਈਏ ਪੰਜਾਬ-ਹਿਤੇਖ਼ਣ 
ਇੰਦਰਾ ਗਾਂਧੀ ਦੇ ਜਿਸ ਹਰਿਆਣੇ ਨੂੰ 5 ਲੱਖ ਏਕੜ 
ਫੁੱਟ ਪਾਣੀ ਦੇਣ ਵਾਸਤੇ ਨਹਿਰ ਬਨਾਉਣ ਦਾ ਹੁਕਮ 
ਦਿੱਤਾ ਹੈ । 

ਨੋਟ : ਇਹ ਨਹਿਰ ਭਾਖੜਾ ਦੀ ਵੱਡੀ ਨਹਿਰ ਦਾ! 
ਤਿੰਨ ਚੌਥਾਈ ਹੋਵੇਗੀ ??£ 


ਨੋਟ : ਅੱਜ ਕਲ੍ਹ ਪ੍ਰ. ਭਾਰਦਵਾਜ, ਪੰਜਾਬੀ-ਮੰਗਾਂ 
ਦਾ ਦੂਸਰੇ ਸੂਬਿਆਂ ਵਿਚ ਪ੍ਰਚਾਰ ਕਰਨ ਅਤੇ ਵਧੇਰੇ 
ਤੋਂ ਵਧੇਰੇ ਮੈਬਰ ਪਾਰਲੀਆਮੇ'ਟ ਉੱਘੇ ਪਤਰਕਾਰ ਤੇ 


(ਸਫਾ ਨੰ: 6 ਦੀ ਬਾਕੀ) 

ਲੌਕਾਂ ਨੂੰ ਸੀ. ਪੀ. ਆਈ. ਦੀਆਂ _ਗੱਦਾਰੀਆਂ 
ਬਾਰੇ ਲੈਕਚਰ ਕਰਨ ਦਾ ਕੋਈ ਫਾਇਦਾ ਨਹੀ' ਕਿਉਂਕਿ 
ਉਹ ਐਮਰਨੈਸੀਂ ਦੋਰਾਨ ਉਸਦਾ ਫੋਲ ਅਤੇ ਪਾਰਟੀ 
ਪ੍ਰਧਾਨ ਦਾ ਮਈ 76 ਦਾ ਪੰਗ਼ਾਮ ਨਹੀ ਭੁਲਦੇ । ਸੀ. 
ਪੀ. ਐਮ. ਦਾ ਸਮਾਜਵਾਦੀ ਨਮੂਨਾ ਉਹ ਪੱਛਮੀ ਬੰਗਾਲ 
ਵਿਚ ਦੇਖ ਹੀ ਰਹੇ ਹਨ। ਅੱਜ ਵੀ ਏਨਾਂ ਦੇ 
ਇਕੱਠਾਂ ਵਿਚ ਜਾਣ ਵਾਲੇ ਲੌਕਾਂ ਨੂੰ ਕੋਈ ਭੁਲੇਖਾ ਨਹੀ” 
ਕਿ ਇਹ ਪਾਰਟੀਆਂ ਇਨਕਲਾਬੀ ਨਹੀ ਰਹੀਆਂ ਪਰ 
ਕੀ ਕਰਨ ਉਨ੍ਹਾਂ ਨੂੰ ਕੋਈ ਇਨਕਲਾਬੀ ਦਿਸਦਾ ਵੀ 
ਤਾਂ ਨਹੀ' : ਉਹ ਸਵਾਲ ਕਰਦੇ ਹਨ ਕੇ ਆਖਰ ਏਨਾਂ 
ਨੂੰ ਛੱਡ ਕੇ ਕਿੱਥੇ ਜਾਈਏ ? 

ਇਸ ਸਵਾਲ ਦਾ ਜੁਆਬ ਦੇਣ ਲਈ ਅੱਜ ਕਿਸੇ 
ਮਾਰਕਸੀ ਜਥੇਬੈਦੀ ਦੀ ਜ਼ਰੂਰਤ ਹੈ ਪਰ ਜੋਕਰ ਉਹ 
ਅੱਜ ਤੋ ਚਾਲੀ ਸਾਲ ਪਹਿਲਾਂ ਤਿਲੰਗਾਨਾਂ ਨਹਿਰ ਦੇ 
ਨਾਅਰੇ ਦੇ ਕੇ ਜਾਂ ਰੌਧੀਵੇ ਦੇ ਖੱਥੋ ਅੱਤਵਾਦੀ ਨਾਅਰੇ 
ਦੁਹਰਾ ਕੇ ਇਸ ਦਾ ਜੁਆਬ ਦੇਣਾ ਚਹੁਣ ਤਾਂ ਲੋਕ 
ਉਨ੍ਹਾਂ ਮਗਰ ਨਹੀ” ਲੱਗਣ ਲੱਗੇ । ਭਾਰਤ ਵਿਚ 
ਕਮਿਊਨਿਸਟ ਲਹਿਰ ਦੇ 57 ਸਾਲ ਬੀਤ ਚੁਕੇ ਹਨ ਤੇ 
ਇਹ ਨਾਅਰੋ ਬਹੁਤ ਪੁਰਾਣੇ ਹੋ ਚੁਕੇ ਹਨ ਅਤੇ ਆਖੌ 
ਆਪਣੇ ਸਮੇ ਇਹ ਪੂਰੀ ਤਰ੍ਹਾਂ ਕਾਮਯ/ਬ ਨਹੀ” ਸਨ 
ਹੋ ਸਕੇ । ਪਰ ਅੱਜ ਜੋਕਰ ਪੰਜਾਬ ਅੰਦਰ ਕੰਮ ਕਰ 
ਰਿਹਾ ਕੋਈ ਗਰ੍ਹਪ ਜ ਜਗੀਰਦ ] ਦੀ ਹੀ ਰੱਟ ਲਾਈ 


ਕਬੀਲਿਆਂ ਨੂੰ ਵੀ 
ਕਰਦਿਆਂ ਬਗਾਵਤ 
ਦਾ ਚਸਕਾ ਤਾਂ 


ਸਵਾਰ ਸਕਦਾ ਤੇ ਨਾਂ ਹੁ 
ਕਿ ਜੋ ਜੀਅ ਆਵੇ ਰਾਜੀ ਜਾਵੇ---ਚੜ੍ਹਦੀ ਕਲਾਂ 
ਕਰੀ ਜਾਣ । ਇਸ ਧਰਤੀ ਤੇ ਬਹੁਤ ਸਾਰੇ ਲੋਕ ਹਨ ਜੋ 
ਮਿਹਨਤੀ ਲੋਕਾਂ ਦੀ ਮੁਕਤੀ ਚਹੁੰਦੇ ਹਨ ਅਤੇ ਆਪੋ 
ਆਪਣੇ ਤਰੀਕੇ ਨਾਲ ਕਾਰਗ੍ੁਜ਼ਾਰੀਆਂ ਕਰ ਰਹੇ ਹਨ 1 
ਵੈਸੇ ਇਨਕਲਾਬ ਉਨ੍ਹਾਂ ਦੇ ਹੱਥੀਂ ਫੜਿਆ ਹੋਇਆ ਵੀ 


ਇ੦5੧ 0116੬ ੫੦. £/2੧--133 


੧੪045 ੩7੬75, 10੬ 0੦. 04/12397-0 08੧੬੦ 14.8 80 


ਹੌਰ ਕੌਮੀ ਲੀਡਰਾਂ ਨੂੰ ਪੰਜਾਬ (ਅੰਮ੍ਰਿਤਸਰ) ਵਿਖੋ 
ਲਿਆਉਣ ਵਿਚ ਮਸਰੂਫ ਹਨ । ਉਹ ਦਿਨ ਰਾਤ ਇਸੇ 
ਹੀ ਟੀਚੇ ਨੂੰ ਅੱਗੇ ਰੱਖ ਕੇ ਘੁੰਮੀ ਜਾ ਰਹੋ ਹਨ ਕਿ (1) 
ਪੰਜਾਬ ਵਿਚ ਜਲਦ ਤੋ ਜਲਦ ਸ਼ਾਂਤੀ ਆ ਸਕੇ (2)ਹਿੰਦੂ- 
ਸਿੱਖਾਂ ਵਿਚ ਵੱਧ ਰਿਹਾ ਫਰਕ ਰੁਕ ਸਕੇ (3) ਪੰਜਾਬੀ 
ਹਰਿਆਣਵੀਆਂ ਵਿਚ ਪੈ ਰਿਹਾ ਪਾੜਾ ਰੋਕਿਆ ਜਾ ਸਕੇ 


` ਜਿਸ ਦਾ ਬਿਨਾ ਸ਼ਕ ਇੰਦਰਾ ਕਾਂਗਰਸ ਨੂੰ ਹੀ ਫਾਇ> 


ਹੋਣਾ ਹੈ ! ਇਸ ਕਰਕੇ ਹੀ ਉਹ ਪਾਠਕ-ਵੀਰਾਂ ਦੀ 
ਅਲੋਚਨਾ ਦਾ ਜਵਾਬ ਨਹੀਂ ਲਿਖ ਸਕੇ ਜੋ ਅਗਲੀ 
ਕਿਸ਼ਤ ਵਿਚ ਦਿੱਤੇ ਜਾਣਗੇ । 

6। 


ਨਹੀ ਹੈ ਇਹ ਤਾਂ ਇਕ ਵਿਗਿਆਨਕ ਪ੍ਰੀਕ੍ਹਿਆ 
(੦੦੬55) ਹੈ ਤੇ ਇੰਝ ਵਪਰਨਾ ਹੀ ਹੈ । ਉਨ੍ਹਾਂ ਤਾਂ 
ਇਸ ਨੂੰ ਤੇਜ਼ ਕਰਨ ਵਿਚ ਹਿੱਸਾ ਹੀ ਪਾਉਣਾ ਕਹੈ ਤੀ 
ਇੰਝ ਕਰਦਿਆਂ ਕਚੀਚੀਆਂ ਲੌਣ ਦਾ ਕੋਈ ਫਾਇਦਾ 
ਨਹੀ' ਹੈ । ਆਪ ਦੇ ਉਤਾਵਲੇ ਪਨ ਵਿਚੋ ਨਵੀਆਂ 
ਥੀਉਰੀਆਂ ਘੜੀ ਜਾਣੀਆਂ, ਕਦੇ ਨਿਰੇ ਐਕਸ਼ਨ, ਕਦੇ 
ਨਿਰੀਆਂ ਜਥੇਬੰਦੀਆਂ ਕਦੇ ਜਗੀਰਦਾਰ ਮਾਰੋ ਤੇ ਕਦੇ 
ਸਾਮਰਾਜ ਮਾਰੋਂ, ਕਦੇ ਸਿਰਫ ਹਥਿਆਰਬੰਦ ਐਕਸ਼ਨ 
ਤੇ ਕਦੇ ਅਲੌਕਸ਼ਨ ਕਦੇ ਪਾਰਟੀ ਖੁਲ੍ਹ) ਤੇ ਕਦੇ ਗੁਪਤ 
ਇਹ ਸਾਰੀਆਂ ਬਦਲਦੀਆਂ ਪੁਜੀਸ਼ਨਾਂ ਨਿਸ਼ਚੇ ਹੀ ਕਿਸੇ 
ਬੋਈਮਾਨੀ ਚੋ ਨਹੀ ਨਿਕਲਦੀਆਂ ਅਤੇ ਨਾ ਹੀ ਇਨ੍ਹਾ 
ਪੁਜ਼ੀਸ਼ਨਾਂ ਕਰਕੇ ਕਿਸੇ ਨੂੰ ਗ਼ਦਾਰ ਭਗੌੜਾ ਕਹਿਣਾ 
ਚਾਹੀਦਾ ਹੈ । ਸਗ” ਇਹ ਪੁਜ਼ੀਸ਼ਨਾਂ ਇਸ ਗੱਲ ਦਾ 
ਪ੍ਰਤੀਕ ਹਨ ਕਿ ਇਨ੍ਹਾਂ ਲੋਕਾਂ ਅੰਦਰ ਕਿੰਨਾਂ ਜਜ਼ਬਾ ਹੈ 
ਇਨਕਲਾਬ ਕੁਰਨ ਦਾ ਤੇ ਕਿੰਨੀ ਤੀਬਰਤਾ ਹੈ । ਪਰ 
ਇਨਕਲਾਬ ਕਿਸੇ ਜਜ਼ਬੇ, ਕੁਰਬਾਨੀ ਚਾਹਨਾਂ ਦੀ ਘਾਟ 
ਕਾਰਨ ਨਹੀ” ਰੁਕਿਆ ਪਿਆ ਇਹ ਤਾਂ ਕਿਸੇ ਰਾਹ- 
ਪਧਰੇਵੇ" ਦੀ ਮੰਗ ਕਰਦਾ ਹੈ ਤੇ ਉਸ ਵਾਸਤੇ ਜ਼ਰੂਰੀ 
ਨਹੀ` ਕਿ ਫਟਾ-ਫੱਟ ਕੋਈ ਨਵੀ” ਪਾਰਟੀ ਬਣਾ ਮਾਰੋ 
ਜਾਂ ਸ਼ਹੀਦਾਂ ਦੀ ਯਾਦ ਮਨਾਉ ਦਿਆਂ ਉਨ੍ਹਾਂ ਦੇ ਹੀ 
ਪੁਰਾਣੇ ਨਾਅਰਿਆਂ ਨੂੰ ਰੱਟੇ ਲਾਈ ਜਾਓ । ਅੱਜ ਲੌਕ 
ਸਾਡੇ ਦੇਸ਼ ਦੀਆਂ ਠੇਸ ਹਾਲਤਾਂ ਦਾ ਠੋਸ ਜਾਇਜ਼ਾ 
ਲੈਂਦਿਆਂ ਹੋਇਆਂ ਕਿਸੇ ਐਸੇ ਪ੍ਰਗਰ'ਮ ਦੀ ਮੰਗ ਕਰ 
ਟਹ ਹਨ ਜਿਨ੍ਹਾਂ ਵਿਚ 57 ਸਾਲਾਂ ਕਮਿਊਨਿਸਟ ਲਹਿਰ 
ਦੀਆਂ ਪਛਾੜਾਂ ਦੇ ਗਾਰਨਾਂ ਦ ਜੁਆਬ ਦਿਤਾ ਜਾਵੇਂ 
ਅਤੇ ਉਨ੍ਹਾਂ ਦਾ ਹੱਲ ਸੁਝ/ਇਆ ਜਾਵੇ ।_ ਤੇ ਇਸ ਵਾਸਤੇ 
ਤੁਹਾਡੀ ਕਾਂਹਲ ਤਹ ਨੂੰ ਫਿਰ ਉਥੇ ਲੈ ਜਾਵੇਗੀ ਜਿਥੇ 
ਅਗੇ ਸਾਡੀ ਲਹਿਰ ਨੇ ਕਈ ਗੇੜੋ ਖਾਦੇ ਹਨ । ਸੋ ਗੱਲਾਂ 
ਨਹੀ” ਕੌਮ ਤੇ ਉਹ ਵੀ ਕਿਸੇ ਠੌਂਸ ਪ੍ਰੋਗਰਾਮ ਦੇ ਅਧਾਰ 
ਤੇ ਉਸਰਿਆ ਲੋਕਾਂ ਨੂੰ ਆਪਣੇ ਵੱਲ ਖਿੱਚ ਸਕਦਾ ਹੈ 
ਤੇ ਸਿਰਫ ਲੌਕ ਹੀ ਇਨਕਲਾਬ ਲਿਆਉਣਗੇ ਕੋਈ 
ਪਰਚੇ ਨਹੀ । ਇਸ ਲਈ ਮਈ ਦਿਨ ਤੇ ਆਓ 
ਮਜ਼ਦੂਰ ਤੇ ਮਿਹਨਤੀ ਲੋਕਾਂ ਦੀ ਮੁਕਤੀ ਲਈ ਕਿਸੇ 
ਸਹੀ ਦਿਸ਼ਾ ਵੱਲ ਅਗੇ ਵਧੀਏ । 


